ਸੈਤ ਤੁਮਾਰੇ ਤੁਮਰੇ ਪ੍ਰੀਤਮ 


(ਲੜਾ ਜੌੜਨ ਲਈ ਦੇ, ਮਾਰਚ ਅੰਕ, ਪੰਨਾ-) 
ਸਮਝਦਾਰ ਤੇ ਸਿਆਣੇ ਬੱਚੇ 

ਜਦੋਂ ਆਪ ਜੀ ਇਥੇ ਚੰਡੀਗੜ੍ਹ ਨਿਵਾਸ ਰੱਖਦੇ ਸੀ 
ਤਾਂ ਆਪ ਦੇ ਬੱਚੇ ਛੋਟੀਆਂ ਕਲਾਸਾਂ ਵਿਚ ਪੜ੍ਹਿਆ ਕਰਦੇ 
ਸਨ ਤੇ ਬੀਜੀ ਨੇ ਇਹ ਗੱਲ ਮੈਨੂੰ ਕਈ ਵੇਰਾਂ ਦੱਸੀ ਸੀ 
ਕਿ ਮੈਂ ਬੱਚਿਆਂ ਨੂੰ ਕਹਿਣਾ ਕਿ 'ਪਾਪਾ ਜੀ? ਪਾਸੋਂ ਸਕੁਲ 
ਦਾ ਕੰਮ ਪੁਛ ਲਵੇ ਤੇ ਉਨ੍ਹਾਂ ਦੇ ਕੋਲ ਬੈਠ ਕੇ ਪੜ੍ਹਾਈ 
ਕਰੋ, ਤਾਂ ਚਾਰੇ ਬੱਚਿਆਂ ਨੇ ਆ ਜਾਣਾ। ਥੋੜੀ ਦੇਰ ਤਾਂ 
ਬਾਬਾ ਜੀ ਨੇ ਦੱਸਦੇ ਰਹਿਣਾ ਤੇ ਉਨ੍ਹਾਂ ਨੂੰ ਕੰਮ ਕਰਵਾ 
ਦੇਣਾ, ਉਨ੍ਹਾਂ ਦੇ ਪ੍ਰਸ਼ਨ ਦਾ ਉਤਰ ਦੇ ਦੇਣਾ। ਉਸ ਤੋਂ 
ਬਾਅਦ ਉਨ੍ਹਾਂ ਨੇ ਅੱਖਾਂ ਮੀਟ ਕੇ ਬੈਠ ਜਾਣਾ। ਬੱਚਿਆਂ ਨੇ 
ਦੇਖਣਾ ਕਿ ਪਾਪਾ ਜੀ ਤਾਂ ਸਮਾਧੀ ਸਥਿਤ ਹੋ ਗਏ ਹਨ, 
ਥੋੜ੍ਹਾ ਖੜਕਾ ਵਗੈਰਾ ਕਰਨ ਤੇ ਜਦ ਉਨ੍ਹਾਂ ਨੇ ਨੇਤਰ ਨਾ 
ਖੋਲ੍ਹਣੇ ਤਾਂ ਸਾਰਿਆਂ ਨੇ ਅੱਖ ਬਚਾ ਕੇ, ਇਕ ਇਕ ਕਰਕੇ 
ਖਿਸਕ ਜਾਣਾ ਤੇ ਬਾਬਾ ਜੀ ਨੂੰ ਬਿਲਕੁਲ ਪਤਾ ਨਾ 
ਲਗਣਾ ਕਿ ਬੱਚੇ ਕਦੋਂ ਦੇ ਖੇਡਣ ਗਏ ਹੋਏ ਹਨ। ਜਦੋਂ 
ਬੀਜੀ ਨੇ ਉਸ ਕਮਰੇ ਵਿਚ ਆ ਕੇ ਦੇਖਣਾ ਤੇ ਹੈਰਾਨ ਹੋ 
ਜਾਣਾ ਕਿ ਬੱਚੇ ਤਾਂ ਹੈ ਨਹੀਂ ਪਰ ਉਨ੍ਹਾਂ ਦੀਆਂ ਕਿਤਾਬਾਂ 
ਕਾਪੀਆਂ ਪਈਆਂ ਹਨ। ਪਰ ਬੀਜੀ ਕਦੀ ਵੀ ਬਾਬਾ ਜੀ 
ਦੀ ਭਗਤੀ ਵਿਚ ਵਿਘਨ ਨਹੀਂ ਸਨ ਪਾਉਂਦੇ । ਬੱਸ 
ਇਤਨਾ ਹੀ ਕਹਿ ਛੱਡਦੇ ਸੀ ਕਿ ਤੁਸੀਂ ਤਾਂ ਅੱਖਾਂ ਮੀਟ 
ਕੇ ਬੇਠੇ ਹੋਏ ਸੀ ਤੇ ਬੱਚੇ ਇਕ ਇਕ ਕਰਕੇ ਖੇਡਣ ਚਲੋ 
ਗਏ। ਬਾਬਾ ਜੀ ਨੇ ਕਹਿਣਾ ਕਿ ਮੈਂ ਉਨ੍ਹਾਂ ਨੂੰ ਦੱਸ ਦਿਤਾ 
ਸੀ ਜੋ ਪੁਛਦੇ ਸੀ। ਤੇ ਹੱਸ ਕੇ ਟਾਲ ਦਿੰਦੇ ਸਨ। ਕਈ 
ਦਫਾ ਘਰ ਵਿਚ ਬੱਚਿਆਂ ਨੇ ਰੇਡਿਓ ਦੀ ਆਵਾਜ਼ ਉਚੀ 
ਕਰ ਦੇਣੀ ਪਰੋਤੂ ਬਾਬਾ ਜੀ ਦੀ ਸਮਾਧੀ ਵਿਚ ਕੋਈ ਫਰਕ 
ਨਹੀਂ ਸੀ ਪਿਆ ਕਰਦਾ। ਉਹ ਆਪ ਇਹ ਗੱਲ ਦਸਿਆ 
ਕਰਦੇ ਸੀ ਕਿ ਮੇਰੇ ਲਾਗੇ ਭਾਵੇਂ ਕੁਝ ਵੀ ਰੌਲਾ ਰੱਪਾ ਹੁੰਦਾ 
ਰਹਿੰਦਾ ਸੀ ਪਰ ਮੇਰੀ ਸਮਾਧੀ ਇੰਨੀ ਡੂੰਘੀ ਹੁੰਦੀ ਸੀ ਕਿ 
ਮੈਨੂੰ ਬਾਹਰਲੇ ਕੰਨਾਂ ਰਾਹੀਂ ਕੋਈ ਆਵਾਜ਼ ਨਹੀਂ ਸੀ 
ਸੁਣਦੀ, ਮੈਂ ਤਾਂ ਕੇਵਲ ਅੰਦਰਲੇ ਕੰਨਾਂ ਨਾਲ ਸ਼ਬਦ ਦੀ 
ਗੂੰਜ ਤੇ ਅਨੇਕ ਤਰ੍ਹਾਂ ਦੇ ਸਾਜਾਂ ਦੀਆਂ ਆਵਾਜ਼ਾਂ ਵਿਚ 
ਮਸਤ ਹੁੰਦਾ ਸੀ। ਇਸ ਕਰਕੇ ਮੈਂ ਬੱਚਿਆਂ ਨੂੰ ਕਦੀ ਕੁਝ 
ਨਹੀਂ ਕਿਹਾ ਕਿ ਤੁਸੀਂ ਕਿਉਂ ਰੌਲਾ ਪਾਉਂਦੇ ਹੋ ਅਤੇ ਨਾ 
ਹੀ ਕਿਸੇ ਨੂੰ ਝਿੜਕਿਆ ਸੀ, ਮਾਰਨਾ ਤਾਂ ਕਿਧਰੇ ਰਿਹਾ। 


%। 53੧0੫ 18£[। 5।੧੬। .। ੬00) 


ਪ੍ਰੰ. ਗੁਰਦੇਵ /ਸੰਘ 
ਹਸੰਦਿਆ ਖੇਲੀਦਿਆ ਪੈਨੰੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ / 


ਤੇ ਲੰਗਰ ਆਦਿ ਦਾ ਸਾਰਾ ਪਰਬੰਧ ਬਾਬਾ ਜੀ ਦੇ ਜਿੰਮੇ 
ਹੁੰਦਾ ਸੀ। ਬਾਬਾ ਜੀ ਦੱਸਿਆ ਕਰਦੇ ਸੀ ਕਿ ਜਦੋਂ ਸੈਤ 
ਮਹਾਰਾਜ ਜੀ ਨੇ ਚੰਡੀਗੜ੍ਹ ਆਉਣਾ ਹੁੰਦਾ ਤਾਂ ਮੈਂ ਕਰਜ਼ਾ 
ਲੈ ਲਿਆ ਕਰਦਾ ਸੀ। ਪਹਿਲਾਂ ਪਹਿਲ ਤਿੰਨ ਚਾਰ ਵੇਰਾਂ 


ਵੇਰਾਂ ਵੀ ਦੀਵਾਨ ਚੰਡੀਗੜ੍ਹ ਵਿਖੇ ਲੱਗੇ, ਸਾਰਾ ਪ੍ਰਬਧ 
ਬਾਬਾ ਜੀ ਕਰਿਆ ਕਰਦੇ ਸੀ। ਜਿੰਨਾਂ ਕਰਜ਼ਾ ਲਿਆ ਹੁੰਦਾ 
ਸੀ, ਉਹ ਸਾਲ ਵਿਚ ਥੋੜ੍ਹਾ ਥੋੜ੍ਹਾ ਕਰਕੇ ਉਤਾਰ ਦਿੰਦੇ ਸੀ 
ਅਤੇ ਨਵੇਂ ਸਾਲ ਵਿਚ ਫੇਰ ਬੁਲਾ ਲੈਣਾ। ਬੀਜੀ ਦੇ ਨਾਲ 
ਇਕ ਬੀਬੀ ਹੋਰ ਸੇਵਾ ਕਰਨ ਆਇਆ ਕਰਦੀ ਸੀ। ਬੀਜੀ 
ਨੇ ਸੈਤ ਮਹਾਰਾਜ ਜੀ ਨਾਲ ਜਿੰਨੀ ਸੈਗਤ ਹੋਣੀ ਅਤੇ 
ਜਥੇ ਦੇ ਲੈਗਰ ਦਾ ਸਾਰਾ ਪ੍ਰਬੋਧ ਆਪ ਕਰਨਾ ਹੁੰਦਾ ਸੀ। 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਸਰਦੀਆਂ ਦੇ ਦਿਨਾਂ ਵਿਚ ਅੰਮ੍ਰਿਤ ਵੇਲੇ ਜਾਗ ਕੇ ਸੈਤ 
ਮਹਾਰਾਜ ਜੀ ਦੇ ਨਹਾਉਣ ਵਾਸਤੇ ਪਾਣੀ ਗਰਮ ਕਰਨਾ, 
ਫੇਰ ਚਾਹ ਪਾਣੀ ਲੈਗਰ ਦਾ ਪ੍ਰਬੋਧ ਸਮੇਂ ਸਿਰ ਕਰਨਾ ਹੁੰਦਾ 
ਸੀ। ਬੀਜੀ ਦਿਨ ਰਾਤ ਸੇਵਾ ਵਿਚ ਲੱਗੇ ਰਹਿੰਦੇ ਸੀ। 
ਰਾਤ ਨੂੰ ਜਥੇ ਨੇ ਤੇ ਸੈਤ ਮਹਾਰਾਜ ਜੀ ਨੇ ਦੀਵਾਨ ਤੋਂ 
ਆਉਣਾ ਤਾਂ ਲੈਗਰ ਆਦਿ ਛਕਾ ਕੇ ਤੇ ਬਰਤਨ ਵਗੈਰਾ 
ਸਾਫ ਕਰਕੇ ਰਾਤ ਦੇ 12 ਵਜੇ ਆਰਾਮ ਕਰਨਾ। ਸੈਤ 


ਜੀ ਪਾਸੋਂ ਸਾਡੇ ਘਰ ਦੀ ਮਾਲੀ ਹਾਲਤ ਭੁਲੀ ਹੋਈ ਨਹੀਂ 
ਸੀ ਤੇ ਪੁਰੇ ਜਾਣੀ ਜਾਣ ਸਨ। ਇਕ ਦਿਨ ਅਸੀਂ ਦੋਵੇਂ 
ਜਣੇ ਸੈਤ ਮਹਾਰਾਜ ਪਾਸ ਬੈਠੇ ਹੋਏ ਸੀ ਤੇ ਸੈਗਤ ਦਾ 
ਹੋਰ ਕੋਈ ਪ੍ਰੇਮੀ ਪਾਸ ਨਹੀਂ ਸੀ। ਸੈਤ ਮਹਾਰਾਜ ਬਾਬਾ ਜੀ 
ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਕਿਉਂ ਭਾਈ! ਦਾਨ 
ਦੇਣ ਨਾਲ ਮਾਇਆ ਘਟ ਜਾਂਦੀ ਹੈ ? ਬਾਬਾ ਜੀ ਨੇ ਉਤਰ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਚਾਰੇ ਬੱਚਿਆਂ ਬਾਰੇ ਵੀ ਸੈਤ ਮਹਾਰਾਜ ਜੀ ਨੇ 
ਪਹਿਲਾਂ ਹੀ ਭਵਿਖਤ ਬਚਨ ਕਰ ਦਿਤੇ ਸੀ ਅਤੇ ਬਾਬਾ 
ਜੀ ਦੱਸਿਆ ਕਰਦੇ ਸਨ ਕਿ ਇੰਨੀ ਅਪੱਣਤ ਨਾਲ ਉਨ੍ਹਾਂ 
ਨੇ ਬਚਨ ਕੀਤਾ ਸੀ ਕਿ ਤੁਹਾਨੂੰ ਇਨ੍ਹਾਂ ਦੇ ਭਵਿੱਖਤ ਦਾ 
ਕੋਈ ਫਿਕਰ ਨਹੀਂ, ਇਹ ਬੱਚੇ ਮੇਰੇ ਹੀ ਹਨ, ਤੁਸੀਂ ਬੇਫਿਕਰ 


ਤਿਸ 

ਐਡੀਸਨ ਨੇ ਇਸ ਦਾ ਈਜ਼ਾਦ ਕੀਤਾ। ਇਸ ਤਰ੍ਹਾਂ ਨਾਲ 

ਲਾਈਟ ਦਾ ਕਿੰਨਾ ਸੁਖ ਹੈ ਅਤੇ ਜੇ ਥੋੜ੍ਹੀ ਦੇਰ ਵੀ 

ਲਾਈਟ ਚਲੀ ਜਾਵੇ ਤਾਂ ਅੰਧੇਰਾ ਛਾ ਜਾਂਦਾ ਹੈ। ਸੈਤ 
ਜੀ 


ਸਤ ਮਹਾਰਾਜ ਜੀ ਦੇ ਜਦੋਂ ਚੰਡੀਗੜ੍ਹ ਦੀਵਾਨ ਲੱਗਦੇ 
ਸਨ ਤਾਂ ਜਿਥੇ ਆਪ ਨੇ ਦੀਵਾਨਾਂ ਦਾ ਸਾਰਾ ਪ੍ਰਬਧ ਕਰਨਾ 


੧3।10181151631)60£11131.੮0।੧) 


ਹੁੰਦਾ ਸੀ ਉਥੇ ਸੈਗਤਾਂ ਨੂੰ ਸੈਤ ਮਹਾਰਾਜ ਨਾਲ ਮਿਲਾਉਣ 
ਦੀ ਵੀ ਡਿਊਟੀ ਆਪ ਦੀ ਹੀ ਹੋਇਆ ਕਰਦੀ ਸੀ। ਆਪ 
ਜੀ ਸਭ ਨੂੰ ਨੰਬਰਵਾਰ ਖੜ੍ਹੇ ਕਰ ਦਿੰਦੇ, ਲਾਈਨ ਲਗਵਾ 
ਦਿਆ ਕਰਦੇ ਸਨ। ਜਿਨ੍ਹਾਂ ਨੇ ਘਰੇਲੂ ਸਮਸਿਆਵਾਂ ਦੀ ਗੱਲ 
ਕਰਨੀ ਹੁੰਦੀ ਉਹਨਾਂ ਨੂੰ ਵੱਖਰੇ ਕੱਢ ਲਿਆ ਕਰਦੇ ਸਨ । 
ਉਨ੍ਹਾਂ ਵਿਚੋਂ ਜਿਨ੍ਹਾਂ ਦੀ ਸਮੱਸਿਆ ਇਕੋ ਤਰ੍ਹਾਂ ਦੀ ਹੁੰਦੀ, 
ਉਨ੍ਹਾਂ ਦੇ ਗਰੁਪ ਬਣਾ ਕੇ ਇਕੱਠਿਆਂ ਨੂੰ ਲੈ ਜਾ ਕੇ 
ਸਮੱਸਿਆ ਦਾ ਸਮਾਧਾਨ ਸੈਤ ਮਹਾਰਾਜ ਜੀ ਪਾਸੋਂ ਕਰਵਾ 
ਦਿਆ ਕਰਦੇ ਸਨ। ਜਿਨ੍ਹਾਂ ਨੇ ਪ੍ਰਮਾਰਥ ਤੇ ਨਾਮ ਬਾਰੇ ਪ੍ਰਸ਼ਨ 
ਪੁਛਣੇ ਹੁੰਦੇ ਸਨ ਉਨ੍ਹਾਂ ਨੂੰ ਵੱਖਰੇ ਮਿਲਾ ਦਿਆ ਕਰਦੇ ਸਨ । 
ਸੈਤ ਮਹਾਰਾਜ ਨਾਲ ਮਿਲਾ ਦਿਆ ਕਰਦੇ ਸਨ। ਬਾਬਾ ਜੀ 
ਦੇ ਮਨ ਵਿਚ ਹਮੇਸ਼ਾ ਇਹੋ ਹੁੰਦਾ ਕਿ ਵੱਧ ਤੋਂ ਵੱਧ ਸੈਗਤ 
ਮਹਾਰਾਜ ਜੀ ਦੇ ਸਮੇਂ ਦਾ ਲਾਭ ਉਠਾ ਸਕੇ । ਇਸ ਪੱਖੋਂ ਸਾਰੇ 
ਹੈਰਾਨ ਹੋ ਜਾਇਆ ਕਰਦੇ ਸਨ ਕਿਉਂਕਿ ਆਪ ਹਰ ਕੈਮ ਨੂੰ 
ਕਰਨ ਵਾਸਤੇ ਇਕ ਵਖਰੀ ਹੀ ਟੈਕਨੀਕ ਅਪਣਾਇਆ 
ਕਰਦੇ ਸਨ । 

ਇਕ ਦਿਨ ਸੈਤ ਮਹਾਰਾਜ ਜੀ ਦੀ ਕੁਰਸੀ ਲੱਗੀ 


ਕੇ ਕਰੋ ਤੇ ਫੇਰ ਧਿਆਨ ਨਾਲ ਸੁਣਿਓ। ਇਕ ਪੰਡਤ ਸੀ 
ਜੋ ਕਾਫੀ ਉਮਰ ਦਾ ਸੀ ਉਠ ਕੇ ਖੜ੍ਹਾ ਹੋ ਗਿਆ ਤੇ ਉਸ 
ਨੇ ਕਿਹਾ ਕਿ ਮਹਾਰਾਜ! ਸੁਣਨ ਦੀ ਕੋਸ਼ਿਸ਼ ਕਰਦਾ ਹਾਂ 
ਪਰ ਸੁਣਦਾ ਨਹੀਂ, ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਪਰ 
ਦਿਸਦਾ ਨਹੀਂ, ਇਸ ਦਾ ਕੀ ਕਾਰਨ ਹੈ ? ਇਹ ਪ੍ਰਸ਼ਨ ਸੁਣ 
ਕੇ ਜਿੰਨੇ ਪੰਮੀ ਬੈਠੇ ਸਨ ਹੈਰਾਨ ਹੋ ਰਹੇ ਸਨ। ਸੈਤ 
ਮਹਾਰਾਜ ਜੀ ਨੇ ਮੁਸਕਰਾ ਕੇ ਉਤਰ ਦਿਤਾ ਕਿ ਭਾਈ 
ਰਿ ਅਭਿਆਸ ਕਰਿਆ ਕਰੋਂ, ਫੇਰ 
ਸੁਣ ਵੀ ਜਾਵੇਗਾ ਤੇ ਦਿਸ ਵੀ ਜਾਵੇਗਾ। 
ਕੇ ਖੜ੍ਹੇ ਹੋਏ ਤੇ ਕਹਿਣ ਲੱਗੇ, ਮਹਾਰਾਜ ਜੀ! ਅਸੀਂ ਚਾਰੇ 
ਜਣੇ ਕਲ ਸ਼ਾਮ ਨੂੰ 19 ਸੈਕਟਰ ਵਿਚੋਂ ਦੀ ਲੰਘੇ ਜਾ ਰਹੇ 
ਸੀ ਕਿ ਅਸੀਂ ਆਪ ਜੀ ਦੇ ਕੀਰਤਨ ਦੀ ਆਵਾਜ਼ ਸੁਣੀ 
ਅਤੇ ਉਸ ਆਵਾਜ਼ ਦੀ ਸੇਧ ਵਿਚ ਅਸੀਂ ਗੁਰਦੁਆਰਾ 
ਸਾਹਿਬ ਪਹੁੰਚੇ ਤਾਂ ਦੇਖਿਆ ਕਿ ਸੈਗਤ ਤਾਂ ਗਰਾਉਂਡ ਭਰ 
ਕੇ ਸਕੁਲ ਦੇ ਗਰਾਉਂਡ ਵਿਚ ਬੈਠੀ ਹੋਈ ਹੈ, ਅਸੀਂ ਵੀ 
ਬਚਨ 


%। 5320੫ 18£[। 5।੧੬। .। ੬00੧ 


ਅਸੀਂ ਅੱਜ ਆਪ ਦੇ ਦਰਸ਼ਨ ਅਤੇ ਪ੍ਰਬਚਨ ਸੁਣਨ ਵਾਸਤੇ 
ਆਏ ਹਾਂ। ਕਿਰਪਾ ਕਰਕੇ ਇਹ ਦੱਸੋ ਕਿ ਕੇਵਲ ਆਪ ਦੀ 
ਆਵਾਜ਼ ਵਿਚ ਹੀ ਐਸੀ ਖਿਚ ਤੇ ਰੇਡੀਏਸ਼ਨ ਕਿਉਂ ਹੈ ? 
ਸੈਤ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਪ੍ਰੰਮੀਓਂ! ਐਸੀ 
ਗੱਲ ਨਹੀਂ, ਇਹ ਗੱਲ ਸਰੋਤੇ ਤੇ ਵਕਤੇ ਤੇ ਨਿਰਭਰ 
ਕਰਿਆ ਕਰਦੀ ਹੈ। ਜਦੋਂ ਸਰੋਤੇ ਦਾ ਮਨ ਇਕਾਗਰ ਹੋਵੇ, 
ਉਧਰ ਕਥਾ ਤੇ ਕੀਰਤਨ ਕਰਨ ਵਾਲਾ ਉਸ ਪ੍ਰਭੂ ਨਾਲ 
ਇਕ ਮਿਕ ਹੋ ਕੇ ਕੀਰਤਨ ਕਰ ਰਿਹਾ ਹੋਵੇ ਤਾਂ ਫੇਰ ਇਹ 
ਰੇਡੀਏਸ਼ਨ ਪੈਦਾ ਹੋ ਜਾਇਆ ਕਰਦੀ ਹੈ ਜੋ ਸਰੋਤੇ ਦੇ ਧੁਰ 
ਹਿਰਦੇ ਤਕ ਅਸਰ ਕਰਕੇ ਵੈਰਾਗ ਪੈਦਾ ਕਰ ਦਿਆ ਕਰਦੀ 
ਹੈ। ਇਸ ਤਰ੍ਹਾਂ ਕਰਕੇ ਦੀਵਾਨਾਂ ਦੌਰਾਨ ਚੰਡੀਗੜ੍ਹ ਵਿਚ 
ਹਲਚਲ ਮਚ ਜਾਇਆ ਕਰਦੀ ਸੀ ਕਿ ਕੋਈ ਮਹਾਤਮਾ 
ਰਾੜਾ ਸਾਹਿਬ ਤੋਂ ਆਏ ਹੋਏ ਹਨ ਤੇ ਸਾਰੇ ਵਹੀਰਾਂ ਘੱਤ 
ਕੇ ਸੈਤ ਮਹਾਰਾਜ ਜੀ ਦੇ ਕੁਰਸੀ ਦੇ ਬਚਨ ਸੁਣਨ ਵਾਸਤੇ 
ਅਤੇ ਦੀਵਾਨਾਂ ਵਿਚ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਆ 
ਕਰਦੇ ਸਨ । 
ਬਾਬਾ ਜੀ, ਬੀਜੀ ਤੇ ਪਰਿਵਾਰ ਵਿਚ ਇੰਨੀ ਖੁਸ਼ੀ 
ਹੋਇਆ ਕਰਦੀ ਸੀ ਕਿ ਜਿਵੇਂ ਪਤਾ ਨਹੀਂ ਉਨ੍ਹਾਂ ਨੂੰ ਕੀ 
ਮਿਲ ਗਿਆ ਹੋਵੇ ਅਤੇ ਸਚਮੁਚੀ ਸਾਖਸ਼ਾਤ, ਪ੍ਰੰਮ ਦੀ 
ਮੂਰਤ, ਸੈਤ ਮਹਾਰਾਜ ਜੀ ਦੇ ਬਹੁਤ ਨੇੜੇ ਹੋ ਕੇ ਰਹਿਣ 
ਦਾ ਸਮਾਂ ਮਿਲ ਜਾਂਦਾ ਸੀ ਜੋ ਕਿ ਵੱਡੇ ਸੁਭਾਗ ਦੀ 
ਨਿਸ਼ਾਨੀ ਹੁੰਦੀ ਹੈ। ਇਡੇ ਵੱਡੇ ਮਹਾਂਪੁਰਸ਼ਾਂ ਦੀ ਨੇੜਤਾ ਤੇ 
ਉਨ੍ਹਾਂ ਦਾ ਪਿਆਰ ਕਿਸੇ ਵਿਰਲੇ ਦੇ ਹੀ ਹਿਸੇ ਆਇਆ 
ਕਰਦਾ ਹੈ। 
ਸਾਥੀਆਂ ਨਾਲ ਗੁਰਧਾਮਾਂ ਦੀ ਯਾਤਰਾ 
ਬਾਬਾ ਜੀ ਨੇ ਇਕ ਵਾਰ ਦੱਸਿਆ ਸੀ ਕਿ ਅਸੀਂ 
ਸਾਰਾ ਪਰਿਵਾਰ ਅਕਸਰ ਰਾੜਾ_ ਸਾਹਿਬ ਸੈਤ ਮਹਾਰਾਜ 
ਦੇ ਦਰਸ਼ਨ ਕਰਨ ਜਾਇਆ ਕਰਦੇ ਸੀ। ਇਸੇ ਤਰ੍ਹਾਂ ਇਨ੍ਹਾਂ 
ਦੇ ਨਾਲ ਕਈ ਵੇਰਾਂ ਸੈਕਟਰੀਏਟ ਵਿਚ ਕੰਮ ਕਰਨ ਵਾਲੇ 
ਸਾਥੀ ਵੀ ਰਾੜਾ ਸਾਹਿਬ ਜਾਇਆ ਕਰਦੇ ਸੀ। ਇਕ ਬਾਰ 
ਬਾਬਾ ਜੀ ਦੇ ਨਾਲ ਦੇ ਕਈ ਪ੍ਰੇਮੀਆਂ ਨੇ ਮਿਲ ਕੇ ਸਲਾਹ 
ਬਣਾਈ ਕਿ ਆਪਾਂ ਨੂੰ ਅੱਗੇ ਦੋ ਛੁਟੀਆਂ ਆ ਰਹੀਆਂ 
ਹਨ, ਕਿਉਂ ਨਾ ਸਾਰੇ ਇਕੱਠੇ ਸਾਈਕਲਾਂ ਤੇ ਸਵਾਰ ਹੋ 
ਕੇ ਗੁਰਧਾਮਾਂ ਦੇ ਦਰਸ਼ਨ ਕਰੀਏ ? ਇਨ੍ਹਾਂ ਪ੍ਰ੍‌ਮੀਆਂ ਵਿਚ ਵੱਖ 
ਵੱਖ ਸੰਪਰਦਾਵਾਂ ਦੇ ਪ੍ਰੰਮੀ ਸਨ, ਜਿੰਨ੍ਹਾਂ ਵਿਚ ਭਾਈ 
ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਥੇ ਦੇ ਸਿਘ, ਸੈਤ 
ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਸੇਵਕ, 
ਨਾਮਧਾਰੀ ਸਿੰਘ ਅਤੇ ਹੋਰ ਅੱਡ ਅੱਡ ਮਹਾਤਮਾਵਾਂ ਤੇ 
ਅਕੀਦਾ ਰੱਖਣ ਵਾਲੇ ਪ੍ਰੇਮੀ ਸਨ। ਅਸੀਂ ਚਮਕੌਰ ਸਾਹਿਬ, 
ਮਾਛੀਵਾੜਾ ਸਾਹਿਬ ਅਤੇ ਕਤਲਗੜ੍ਹ ਆਦਿ 
' ਦੇ ਦਰਸ਼ਨ ਕਰਦੇ ਹੋਏ ਕਟਾਣਾ ਸਾਹਿਬ 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਪਹੁੰਚ ਗਏ ਜੋ ਕਿ ਸਰਹੈਦ ਨਹਿਰ ਦੇ ਕੰਢੇ ਤੇ ਸਥਿਤ ਹੈ। 
ਅਸੀਂ ਸਾਰੇ ਥੱਕੇ ਹੋਏ ਸਾਂ, ਉਥੇ ਪੁਲ ਤੇ ਬੈਠ ਕੇ ਇਹ 
ਵਿਚਾਰਾਂ ਕਰਨ ਲੱਗੇ ਕਿ ਇਥੋਂ ਰੇਰੁ ਸਾਹਿਬ ਦੇ ਦਰਸ਼ਨ 
ਕਰਦੇ ਹੋਏ ਆਲਮਗੀਰ ਪਹੁੰਚੀਏ। ਸਵੇਰੇ ਨਾਰੈਗਵਾਲ ਤੋਂ 
ਹੁੰਦੇ ਹੋਏ ਰਾੜਾ ਸਾਹਿਬ ਵਿਚੀਂ ਫਤਹਿਗੜ੍ਹ ਸਾਹਿਬ ਦੇ 
ਕਰ 
ਠਹਿਰਨ ਦਾ ਵਿਚਾਰ ਹੋ ਰਿਹਾ ਸੀ, ਮੈਂ ਸੁਝਾਅ ਦਿਤਾ ਕਿ 
ਅੱਜ ਰਾੜਾ ਸਾਹਿਬ ਪੂਰਨਮਾਸ਼ੀ ਹੈ, ਆਪਾਂ ਸਾਰੇ ਮਹਾਂਪੁਰਸ਼ਾਂ 
ਦੇ ਪ੍ਰਬਚਨ ਸਰਵਣ ਕਰਾਂਗੇ ਤੇ ਨਾਲੋ ਸਮਾਂ ਪੂਰੀ ਤਰ੍ਹਾਂ 
ਸਫਲ ਹੋ ਜਾਵੇਗਾ। ਸਾਰਿਆਂ ਨੇ ਮੇਰੀ ਬੇਨਤੀ ਮੰਨ ਲਈ 


ਦੁ ਜਾਣ 
ਤਰ੍ਹਾਂ ਦੇ ਨਾਲ ਮੈਂ ਇਹ ਸਾਰੇ ਸਵਾਲ ਇਕ ਕਾਗਜ਼ 
ਨੋਟ ਕਰ ਲਏ ਅਤੇ ਸਭ ਨੇ ਕਿਹਾ ਕਿ ਇਨ੍ਹਾਂ ਸਾਰੇ 


੯; ੯; 


ਹਨ। ਇਹ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ ਕਿ ਕਮਾਲ 
ਹੈ, ਉਹ ਤਾਂ ਸਭ ਜਾਣੀ ਜਾਣ ਹਨ। ਉਹ ਸਾਨੂੰ ਪਹਿਲਾਂ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਕਿ ਲਓ ਪ੍ਰੇਮੀਓਂ। ਹੁਣ ਤੁਸੀਂ ਪੰਜ ਇਸ਼ਨਾਨਾ ਕਰੋ। 


ਰਾ, 


ਤੇ ਆਪ ਵੀ ਦੀਵਾਨ ਤੋ ਲੋਟ ਹੋ ਗਏ। ਸਾਰਿਆਂ ਦੇ 
ਨੌਤਰਾਂ ਵਿਚ ਪਛਤਾਵੇ ਦੇ ਅਥਰੂ ਸਨ ਕਿ ਹੈਰਾਨੀ ਦੀ 
ਗੱਲ ਹੈ ਕਿ ਐਨੀ ਵੱਡੀ ਪਦਵੀ ਦੇ ਮਾਲਕ ਆਪਣੇ ਆਪ 
ਨੂੰ ਬਿਲਕੁਲ ਹੀ ਨਹੀਂ ਦਰਸਾਉਂਦੇ ਅਤੇ ਗੁਪਤ ਹੀ ਵਰਤ 
ਰਹੇ ਹਨ। 

ਹੋਨਿ ਨਜੀਕਿ ਖੁਦਾਇ ਦੈ ਭੇਤ ਨ ਕਿਸੈ ਦੇਨਿ॥ 


ਖੰਨਾ - 1385 


੧3।10181151631)60£11131.੮0।੧) 


ਧਾਰਮਿਕ ਸੇਵਾ ਤੇ ਸਮਾਜ ਸੁਧਾਰ 

ਚੰਡੀਗੜ੍ਹ ਵਿਚ ਰਹਿੰਦਿਆਂ ਹੋਇਆਂ ਬਾਬਾ ਜੀ ਜਿਥੇ 
ਆਪਣੇ ਸੰਪਰਕ ਵਿਚ ਆਉਣ ਵਾਲੇ ਪ੍ਰੰਮੀਆਂ ਨੂੰ 
ਗੁਰਬਾਣੀ ਨਾਲ ਜੋੜਦੇ ਸਨ, ਸੈਤ ਮਹਾਰਾਜ ਰਾੜਾ 
ਸਾਹਿਬ ਵਾਲਿਆਂ ਦੇ ਦਰਸ਼ਨ ਤੇ ਉਨ੍ਹਾਂ ਦੀ ਸੈਗਤ ਦਾ 
ਸੁਭਾਗ ਬਖਸ਼ਦੇ ਸਨ, ਉਥੇ ਉਹ ਧਾਰਮਿਕ ਅਦਾਰਿਆਂ 
ਨਾਲ ਵੀ ਜੁੜੇ ਹੋਏ ਸਨ। ਇਹ ਗੱਲ ਉਸ ਵੇਲੇ ਦੀ ਹੈ 
ਜਦੋਂ ਆਪ ਗੁਰਦੁਆਰਾ ਸਿੰਘ ਸਭਾ, ਸੈਕਟਰ 19 ਦੇ 
ਸੈਕਟਰੀ ਸਨ। ਆਪ ਜੀ ਦੱਸਿਆ ਕਰਦੇ ਸਨ ਕਿ ਉਹ 
ਜਿੰਨਾਂ ਚਿਰ ਇਥੇ ਸੈਕਟਰੀ ਰਹੇ, ਓਨਾਂ ਚਿਰ ਉਥੇ ਧੜੇਬਦੀ 
ਨਹੀਂ ਹੋਣ ਦਿਤੀ ਅਤੇ ਸਰਬ ਸੈਮਤੀ ਨਾਲ ਜਿਹੜਾ ਪ੍ਰਧਾਨ 
ਸੇਵਾ ਕਰਕੇ ਅੱਗੇ ਹੁੰਦਾ ਸੀ ਉਸ ਨੂੰ ਹੀ ਪ੍ਰਧਾਨ ਬਣਾ 
ਦਿਤਾ ਜਾਂਦਾ ਸੀ। ਇਸ ਕਰਕੇ ਕਮੇਟੀ ਵਿਚ ਜਦ ਕਦੀ 
ਵੀ ਕੋਈ ਆਪਸੀ ਅਣਬਣ ਜਾਂ ਖਿਆਲਾਂ ਦਾ ਟਕਰਾਅ 
ਹੁੰਦਾ ਤਾਂ ਆਪ ਨੂੰ ਇਸ ਦਾ ਸਮਾਧਾਨ ਕਰਨ ਬਾਰੇ 
ਬੁਲਾਇਆ ਜਾਂਦਾ ਸੀ। ਉਹਨਾਂ ਦਿਨਾਂ ਵਿਚ ਇਕ ਰਾਗੀ 
ਜਥਾ ਗੁਰਦੁਆਰਾ ਸਾਹਿਬ ਵਿਚ ਦੋਵੇਂ ਟਾਈਮ (ਸਵੇਰ 
ਸ਼ਾਮ) ਕੀਰਤਨ ਕਰਿਆ ਕਰਦਾ ਸੀ` ਜਿਨ੍ਹਾਂ ਦਾ ਕੀਰਤਨ 
ਬਹੁਤ ਰਸ ਭਿੰਨਾ ਅਤੇ ਸਰੋਤਿਆਂ ਦੇ ਮਨਾਂ ਨੂੰ ਭਾਇਆ 
ਕਰਦਾ ਸੀ। ਗੁਰਦੁਆਰਾ ਸਾਹਿਬ ਦੀ ਪ੍ਰਬਧਕ ਕਮੇਟੀ ਨੇ 
ਆਪਸ ਵਿਚ ਸਲਾਹ ਕੀਤੀ ਕਿ ਇਨ੍ਹਾਂ ਰਾਗੀਆਂ ਨੂੰ ਸੇਵਾ 
ਨਵਿਰਤ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਖਿਲਾਫ ਇਕ 
ਅਜਿਹਾ ਅਪਰਾਧ ਕਰਨ ਦਾ ਸਬੂਤ ਸੀ ਜੋ ਕਿ ਉਨ੍ਹਾਂ ਦੀ 
ਇਮਾਨਦਾਰੀ ਤੇ ਪ੍ਰਸ਼ਨ ਚਿੰਨ੍ਹ ਬਣ ਗਿਆ ਸੀ। ਸਾਰਿਆਂ 
ਨੇ ਫੈਸਲਾ ਕੀਤਾ ਕਿ ਬੇਹਤਰ ਇਹ ਹੈ ਕਿ ਆਪਾਂ ਇਹ 


ਵੱਧ ਹੁੰਦੀ ਹੈ। ਬਾਬਾ ਜੀ ਕਹਿਣ ਲੱਗੇ ਠੀਕ ਹੈ, 
ਕੰਮ ਤੁਸੀਂ ਮੇਰੇ ਤੇ ਛੱਡ ਦਿਓ, ਮੈਂ ਆਪ ਹੀ ਛ 
ਪੜਤਾਲ ਕਰਾਂਗਾ। ਬਾਬਾ ਜੀ ਨੇ ਉਹਨਾਂ ਰਾਗੀਆਂ ਨੂੰ 


%। 5320੫ 18£[। 5।੧੬। .। ੬00੧ 


ਇਕੱਲਿਆਂ ਹੀ ਬੁਲਾਇਆ, ਉਥੇ ਕਮੇਟੀ ਦਾ ਹੋਰ ਕੋਈ 
ਮੈਂਬਰ ਨਹੀਂ ਸੀ। ਪੁਛਿਆ ਕਿ ਪ੍ਰੰਮੀਓਂ! ਤੁਹਾਡੇ ਤੇ 
ਇਲਜ਼ਾਮ ਹੈ ਕਿ ਤੁਸੀਂ ਗੋਲਕ ਵਿਚੋਂ ਮਾਇਆ ਕੱਢਦੇ ਹੋ, 
ਕੀ ਇਹ ਸੱਚ ਹੈ ? ਤਿੰਨਾਂ ਜਣਿਆਂ ਨੇ ਉਸ ਵੇਲੇ ਮੋਨ ਧਾਰ 
ਲਿਆ, ਕੋਈ ਜਵਾਬ ਨਾ ਦੇਣ। ਬਾਬਾ ਜੀ ਕਹਿਣ ਲੱਗੇ, 
ਪ੍ਰਮੀਓਂ! ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ, ਧੁਰ ਕੀ 
ਬਾਣੀ ਜੋ ਗੁਰੂ ਸਾਹਿਬਾਨ ਰਾਹੀਂ ਉਚਾਰੀ ਗਈ ਹੈ, ਉਸ 
ਦਾ ਗਾਇਨ ਕਰਕੇ ਸੈਗਤਾਂ ਨੂੰ ਸਰਵਣ ਕਰਵਾਉਂਦੇ ਹੋ। 
ਇਹ ਬਾਣੀ ਸਤਿ ਹੈ ਤੇ ਇਸ ਦੇ ਗਾਇਨ ਕਰਨ ਵਾਲੇ 
ਵੀ ਸਤਿ ਦੇ ਧਾਰਨੀ ਹੋਣੇ ਚਾਹੀਦੇ ਹਨ। ਤੁਹਾਡੇ ਤੇ ਸ਼ੱਕ 
ਕਰਨ ਦਾ ਕਿਸੇ ਨੂੰ ਖਿਆਲ ਵੀ ਨਹੀਂ ਆਉਣਾ ਚਾਹੀਦਾ, 
ਪਰ ਤੁਹਾਡੇ ਤੇ ਇਹ ਇਲਜ਼ਾਮ ਲੱਗ ਰਿਹਾ ਹੈ ਕਿ ਤੁਸੀਂ 
ਗੋਲਕ ਦੀ ਮਾਇਆ ਚੋਰੀ ਕਰਦੇ ਹੋ। ਜੇਕਰ ਇਹ ਸੱਚ ਹੈ 
ਤਾਂ ਮੈਂ ਉਸ ਗੁਰੂ ਦਾ ਵਾਸਤਾ ਪਾ ਕੇ ਤੁਹਾਨੂੰ ਕਹਿੰਦਾ 
ਹਾਂ ਕਿ ਸੱਚ ਸੱਚ ਮੈਨੂੰ ਦੱਸ ਦਿਓ, ਨਹੀਂ ਤਾਂ ਤੁਸੀਂ ਗੁਰੁ 
ਦੇ ਕੀਰਤਨੀਏ ਕਹਿਲਾਉਣ ਦੇ ਹੱਕਦਾਰ ਨਹੀਂ ਹੋ। ਮੈਂ 
ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਤੁਹਾਡੇ ਨਾਲ 
ਬੇਇਨਸਾਫੀ ਨਹੀਂ ਹੋਵਗੀ ਜੇ ਤੁਸੀਂ ਸੱਚ ਸੱਚ ਸਾਰੀ ਗੱਲ 
ਮੈਨੂੰ ਦਸੋਗੇ, ਆਪਾਂ ਗੁਰ ਗਰੈਥ ਸਾਹਿਬ ਦੀ ਹਜ਼ੂਰੀ ਵਿਚ 
ਬੈਠੇ ਹਾਂ। ਜਦੋਂ ਬਾਬਾ ਜੀ ਪਾਸੋਂ ਇਹੋ ਜਿਹੇ ਬਚਨ ਸੁਣੇ 
ਤਾਂ ਜੋ ਮੁਖੀ ਸੀ ਉਹ ਬੋਲ ਪਿਆ ਕਿ ਇਹ ਸੱਚ ਹੈ ਕਿ 
ਅਸੀਂ ਚੋਰੀ ਕਰਦੇ ਰਹੇ ਹਾਂ, ਗੋਲਕ ਵਿਚੋਂ ਮਾਇਆ ਕੱਢਦੇ 
ਰਹੇ ਹਾਂ। ਬਾਬਾ ਜੀ ਨੇ ਪੁਛਿਆ ਕਿ ਤੁਹਾਡੇ ਕੋਲ 
ਡੁਪਲੀਕੇਟ ਚਾਬੀ ਸੀ? ਕਹਿਣ ਲੱਗੇ, ਨਹੀਂ, ਅਸੀਂ ਤਾਂ 


ਹੋਰ ਕੋਈ ਦਿੰਦਾ ਨਹੀਂ ਸੀ, ਅਸੀਂ ਸੋਚਿਆ ਕਿ ਗੁਰੂ 
ਸਾਹਿਬ ਦੀ ਮਾਇਆ ਹੈ, ਗੁਰੂ ਪਾਸੋਂ ਹੀ ਲੈ ਲਈਏ । ਬਾਬਾ 
ਜੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਤੁਸੀਂ ਸੱਚ ਸੱਚ ਦੱਸ ਦਿਤਾ 
ਹੈ ਪਰ 


ਕਢ ਦੇਣ। ਬਾਬਾ ਜੀ ਕਹਿਣ ਲੱਗੇ ਕਿ ਇਸ ਦਾ ਮਤਲਬ 
ਇਹ ਹੋਇਆ ਕਿ ਤੁਹਾਡਾ ਗੁਜ਼ਾਰਾ ਠੀਕ ਨਹੀਂ ਚਲਦਾ 
ਜਿਸ ਕਰਕੇ ਤੁਹਾਨੂੰ ਇਹ ਕੰਮ ਕਰਨਾ ਪੈ ਰਿਹਾ ਸੀ ? 
ਕਹਿਣ ਲੱਗੇ, ਬਿਲਕੁਲ ਠੀਕ ਹੈ ਜੀ, ਇਸ ਕਰਕੇ ਹੀ 
ਅਸੀਂ ਇਹ ਹਰਕਤ ਕਰਨ ਵਾਸਤੇ ਮਜ਼ਬੂਰ ਹੋਏ ਸੀ। ਬਾਬਾ 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਨੂੰ ਸਾਖਸ਼ੀ ਮੰਨ ਕੇ ਆਪ ਨਾਲ ਇਹ ਵਾਅਦਾ ਕਰ ਰਹੇ 
ਹਾਂ ਕਿ ਫੇਰ ਕਦੀ ਇਸ ਤਰ੍ਹਾਂ ਨਹੀਂ ਕਰਾਂਗੇ। ਬਾਬਾ ਜੀ 
ਨੇ ਕਿਹਾ, ਬਹੁਤ ਚੰਗੀ ਗੱਲ ਹੈ ਤੁਹਾਨੂੰ ਇਸ ਗੱਲ ਦਾ 
ਅਹਿਸਾਸ ਹੋ ਗਿਆ। ਇਸ ਬਾਰੇ ਥੋੜ੍ਹਾ ਹੋਰ ਮੈਂ ਤੁਹਾਨੂੰ 
ਦੱਸਣਾ ਚਾਹੁੰਦਾ ਹਾਂ ਕਿ ਤੁਹਾਡਾ ਸਿਧਾ ਸੈਪਰਕ ਸੈਗਤ 
ਨਾਲ ਗੁਰੂ ਮਹਾਰਾਜ ਜੀ ਦੀ ਬਾਣੀ ਰਾਹੀਂ ਹੁੰਦਾ ਹੈ। 
ਸੈਗਤ ਤੇ ਅਸਰ ਤਾਂ ਹੁੰਦਾ ਹੈ ਜੇਕਰ ਤੁਹਾਡਾ ਹਿਰਦਾ ਸ਼ੁਧ 
ਹੋਵੇਗਾ। ਜੇਕਰ ਗੁਰਬਾਣੀ ਦਾ ਗਾਇਨ ਕਰਦਿਆਂ ਤੁਹਾਡੇ 
ਮਨ ਵਿਚ ਪੈਸੇ ਜਾਂ ਮਾਇਆ ਦਾ ਲਾਲਚ ਵਸਿਆ ਰਹੇਗਾ 
ਤਾਂ ਸਾਰਾ ਕੁਝ ਉਤੋਂ ਉਤੋਂ ਦੀ ਲੈਘ ਜਾਇਆ ਕਰਦਾ ਹੈ 
ਕਿਉਂਕਿ ਗੁਰੂ ਮਹਾਰਾਜ ਜੀ ਦਾ ਫੁਰਮਾਨ ਹੈ ਕਿ - 

ਗਾਵਿਆ ਸੁਣਿਆ ਤਿਨ ਕਾ ਗਰ ਥਾਇ ਪਾਵੈ 

ਜਿਨ ਸਤਿਗੁਰ ਕੀ ਆਗਿਆ ਗ਼ਤਿ ਸ਼ਤਿ ਕਰਿ ਆਨ/ 


੨ ਹੈ = 
ਤਰ੍ਹਾਂ ਕਰਨ ਨਾਲ ਸੇਵਾ ਥਾਂ ਪੈ ਜਾਵੇਗੀ ਕਿਉਂਕਿ ਤੁਸੀਂ 
ਸੈਗਤ ਨੂੰ ਗੁਰ ਸ਼ਬਦ ਨਾਲ ਜੋੜਨ ਦਾ ਕੈਮ ਕਰਦੇ ਹੋ। 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਨੂੰ ਪ੍ਰਵਾਨਗੀ ਦੇ ਦਿਤੀ ਤੇ ਉਨ੍ਹਾਂ ਨੂੰ ਮੁੜ ਕੇ ਫਿਰ 
ਕੀਰਤਨ ਦੀ ਸੇਵਾ ਤੇ ਬਹਾਲ ਕਰ ਦਿਤਾ । 
19 ਸੈਕਟਰ ਗੁਰਦੁਆਰਾ ਸਾਹਿਬ ਵਲੋਂ ਗੁਰੂ ਨਾਨਕ 


ਕਈ ਕਮੇਟੀਆਂ ਆਈਆਂ ਪਰ ਸਕੂਲ ਵਿਚ ਟੀਚਰਾਂ ਦੀ 
ਕਮੀ ਤੇ ਹੋਰ ਸਹੂਲਤਾਂ ਦੀ ਕਮੀ ਕਰਕੇ ਇਸ ਦੀ 
ਕਾਰਗੁਜ਼ਾਰੀ ਠੀਕ ਨਹੀਂ ਸੀ। ਬਾਬਾ ਜੀ ਨੇ ਆਪ 
ਦਿਲਚਸਪੀ ਲੈ ਕੇ ਇਹ ਸੇਵਾ ਬੜੀ ਕਾਰਜ ਕੁਸ਼ਲਤਾ ਨਾਲ 
ਨਿਭਾਈ ਅਤੇ ਸਕੂਲ ਨੂੰ ਸੁਚਜੇ ਢੈਗ ਨਾਲ ਚਲਾ ਕੇ ਉਸ 
ਵਿਚ ਹਰ ਪੱਖੋਂ ਸੁਧਾਰ ਲਿਆਂਦਾ। ਅਜ ਕਲ ਇਹ ਸਕੂਲ 
30 ਸੈਕਟਰ ਵਿਚ ਚਲ ਰਿਹਾ ਹੈ, ਉਸ ਵੇਲੇ ਇਹ 
ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਾਲ ਲਗਦੇ 
ਕਮਰਿਆਂ ਵਿਚ ਚਲਿਆ ਕਰਦਾ ਸੀ। ਇਸੇ ਤਰ੍ਹਾਂ ਆਪ 
ਨੇ ਕਮੇਟੀ ਨੂੰ ਸੁਝਾਅ ਦਿਤਾ ਕਿ ਚੰਡੀਗੜ੍ਹ ਵਿਚ ਇਕ 
ਸਿਖ ਸੈਸਥਾ ਦਾ ਕਾਲਜ ਵੀ ਹੋਣਾ ਚਾਹੀਦਾ ਹੈ। ਸੁਝਾਅ 
ਤਾਂ ਸਭ ਨੇ ਮੰਨ ਲਿਆ ਪਰੈਤੂ ਇਸ ਵਾਸਤੇ ਲੋੜੀਂਦੇ ਫੈਡ 
ਨਹੀਂ ਸਨ ਜੋ ਕਿ ਇਕ ਬਹੁਤ ਵੱਡਾ ਮਸਲਾ ਸੀ। ਕੁਝ 
ਹਜ਼ਾਰ ਰੁਪਏ ਨਾਲ ਜਗ੍ਹਾ ਤਾਂ ਅਲਾਟ ਕਰਵਾ ਲਈ ਪਰੇਤੂ 
ਪੂਰੀ ਜਗ੍ਹਾ ਦੇ ਪੈਸੇ ਜੋ ਲੱਖਾਂ ਰੁਪਏ ਸਨ ਉਹ ਭਰਨੇ ਬਾਕੀ 
ਸਨ। ਉਸ ਤੋਂ ਬਾਅਦ ਬਿਲਡਿੰਗ ਵੀ ਬਣਨੀ ਸੀ ਜੋ ਇਕ 
ਬਹੁਤ ਕਠਿਨ ਸਮੱਸਿਆ ਸੀ। ਆਪ ਜੀ ਨੇ ਕਮੇਟੀ ਨੂੰ 
ਸੁਝਾਅ ਦਿਤਾ ਕਿ ਇਸ ਕਾਲਜ ਦਾ ਨਾਮ 'ਗੁਰੂ ਗੋਬਿਦ 
ਸਿੰਘ ਕਾਲਜ” ਰੱਖਿਆ ਜਾਵੇ, ਜੋ ਸਭ ਨੇ ਮਨਜ਼ੂਰ ਕੀਤਾ। 
ਆਪ ਜੀ ਨੇ ਕਿਹਾ ਕਿ ਇਸ ਵਿਚ ਆਪਾਂ ਸਾਰਿਆਂ ਨੂੰ 
ਇਕ ਜੁਟ ਹੋ ਕੇ ਸੇਵਾ ਕਰਨੀ ਪੈਣੀ ਹੈ। ਚੰਡੀਗੜ੍ਹ 
ਮੁਲਾਜ਼ਮਾਂ ਦਾ ਸ਼ਹਿਰ ਹੈ। ਆਪਾਂ ਸਾਰਿਆਂ ਨੇ ਪਰਉਕਾਰ 
ਦਾ ਕੈਮ ਕਰਨਾ ਹੈ ਜੋ ਕਿ ਬੱਚਿਆਂ ਦੀ ਪੜ੍ਹਾਈ ਦੇ ਨਮਿਤ 
ਹੈ, ਇਸ ਵਾਸਤੇ ਸਾਨੂੰ ਕਮਰ ਕੱਸੇ ਕਰਨੇ ਪੈਣਗੇ। ਗੁਰੂ ਦੀ 
ਸੇਵਾ ਲਈ ਘਰ ਘਰ ਜਾ ਕੇ ਦਸਤਕ ਦਿਆਂਗੇ, ਤਾਂ ਇਹ 


੧3।10181151631)60£11131.੮0।੧) 


ਫੈਡ ਇਕੱਠਾ ਹੋ ਸਕੇਗਾ, ਕਿਉਂਕਿ ਸਭ ਤੋ ਪਹਿਲਾ ਮਸਲਾ 
ਤਾਂ ਸਟੇਟ ਆਫਿਸ ਵਿਚ ਜਗ੍ਹਾ ਵਾਸਤੇ ਕਈ ਲੱਖ ਰੁਪਿਆ 
ਜਮ੍ਹਾ ਕਰਵਾਉਣਾ ਹੈ। ਸਾਰੀ ਕਮੇਟੀ ਨੇ ਆਪ ਦੇ ਸੁਝਾਉ 
ਨੂੰ ਮੰਨ ਕੇ ਫੈਸਲਾ ਕੀਤਾ ਕਿ ਜੋ ਸੈਕਟਰੀ ਸਾਹਿਬ ਕਹਿ 
ਰਹੇ ਹਨ ਇਸੇ ਤਰ੍ਹਾਂ ਨਾਲ ਕਰਨਾ ਪਵੇਗਾ। ਆਪ ਜੀ 
ਦੱਸਿਆ ਕਰਦੇ ਸੀ ਕਿ ਅਸੀਂ ਪੰਜ ਦਸ ਬੈਦੇ ਗਰੁਪ ਬਣਾ 
ਕੇ ਘਰ-ਘਰ ਜਾਇਆ ਕਰਦੇ ਸੀ ਅਤੇ ਯਥਾਸ਼ਕਤ ਸਭ 
ਦੀ ਸੇਵਾ ਲੈ ਕੇ ਇਹ ਭਾਰੀ ਰਕਮ ਜੁਟਾਉਣ ਵਿਚ ਸਾਨੂੰ 
ਕਈ ਮਹੀਨੇ ਲੱਗ ਗਏ। ਰਕਮ ਜਮ੍ਹਾਂ ਕਰਵਾ ਦਿਤੀ, ਫੇਰ 
ਬਿਲਡਿੰਗ ਵੀ ਇਸੇ ਤਰ੍ਹਾਂ ਬਣਵਾਈ। ਆਖਰਕਾਰ 


ਬਣਾ ਲਈ ਅਤੇ ਆਪਣੇ ਗਲੋਂ ਸਾਰਾ ਭਾਰ ਲਾਹ ਕੇ, ਸਭ 
ਕੁਝ ਬਣਵਾ ਕੇ ਉਨ੍ਹਾਂ ਨੂੰ ਸੈਂਪ ਦਿਤਾ। 


ਇਸ ਤਰ੍ਹਾਂ ਕਹਿਣਾ ਤਾਂ ਸੌਖਾ ਹੈ, 


ਪਰ ਇਸ 
ਸਰਾ ਵਿ 


੬9 
੫੭ 


੨ 
ਆ 
ਸੀ) 
4 ਤੂ 
ਗ੍ ੩. 3 
& ਤਹ 
' ੫ 

ਕੀ ਕੈਂ ਪਰ ਭਰ 


3] 
ਰਹ 
੨ 
ਨ 
8 
੍ 1 
ਰੇ 


%। 53੧0੫ 18£[। 5।੧੬। .। ੬00) 


ਕੀਤੀ, ਘਰ ਘਰ ਜਾ ਕੇ ਮੰਗ ਕੇ ਫੈਡ ਅਸੀਂ ਇਕੱਠਾ 


ਬੋਦੇ ਦੀ ਕੀ ਮਜਾਲ ਹੈ ਕਿ ਉਹ ਸੇਵਾ ਕਰ ਸਕੇ । 
ਸ਼ੋਵਾ ਕਰਤ ਹੋਇ ਨਿਹਕਾਆ॥ 
ਤਿਸ ਕਉ ਹੌਤ ਪਰਾਪਤਿ ਸੁਆਮੀ / 
ਕਾਲੇ ਮੂਹ ਵਾਲੇ ਸੈਤ 
ਚੰਡੀਗੜ੍ਹ ਵਿਚ ਰਹਿੰਦਿਆਂ ਹੋਇਆਂ ਆਪ ਜੀ ਦਾ 
ਮੇਲ ਮਿਲਾਪ ਮਨਿਸਟਰਾਂ ਤੋਂ ਲੈ ਕੇ ਵੱਡੇ ਸਰਕਾਰੀ ਅਫਸਰਾਂ 
ਨਾਲ ਰਿਹਾ ਹੈ ਕਿਉਂਕਿ ਕਿਸੇ ਤਰੀਕੇ ਨਾਲ ਆਪ ਦੇ 
ਰੂਹਾਨੀ ਕਿਰਦਾਰ ਦੀ ਸੁਰੀਧੀ ਉਨ੍ਹਾਂ ਤਕ ਪਹੁੰਚਦੀ ਹੀ 
ਰਹਿੰਦੀ ਸੀ। ਜਿਵੇਂ ਗੁਲਾਬ ਦਾ ਫੁਲ ਭਾਵੇਂ ਕੰਡਿਆਲੀ 
ਵਾੜ ਦੇ ਅੰਦਰ ਵੀ ਖਿੜਿਆ ਹੋਵੇ, ਉਸ ਦੀ ਸੁਗੰਧੀ ਹਰ 
ਲੰਘਣ ਵਾਲੇ ਰਾਹੀ ਨੂੰ ਮੋਹਿਤ ਕਰਦੀ ਹੈ। ਇਸੇ ਤਰ੍ਹਾਂ ਦੇ 
ਨਾਲ ਉਸ ਵੇਲੇ ਦੇ ਪੰਜਾਬ ਦੇ ਐਡਵੋਕੇਟ ਜਨਰਲ ਸਰਦਾਰ 
ਹਰਬੈਸ ਸਿੰਘ ਜੀ ਦੁਆਬੀਆ ਜੋ ਕਿ ਇਕ ਹਿੰਦੂ ਪਰਿਵਾਰ 
ਨਾਲ ਸੈਬਧ ਰੱਖਦੇ ਸਨ, ਪਰਤੁ ਸੈਤਾਂ ਦੀ ਸੈਗਤ ਦੁਆਰਾ 
ਅਤੇ ਗੁਰੂ ਦੀ ਬਾਣੀ ਦਾ ਅਧਿਐਨ ਕਰਕੇ, ਉਨ੍ਹਾਂ ਦੇ ਮਨ 
ਤੇ ਇੰਨਾ ਅਸਰ ਹੋਇਆ ਕਿ ਉਨ੍ਹਾਂ ਨੇ ਗੁਰਸਿਖੀ ਰਹਿਤ 
ਬਹਿਤ ਅਪਣਾਅ ਲਈ ਹੋਈ ਸੀ। ਬਾਬਾ ਜੀ ਨਾਲ ਉਨ੍ਹਾਂ 
ਦਾ ਬਹੁਤ ਪਿਆਰ ਸੀ ਅਤੇ ਇਨ੍ਹਾਂ ਦੀ ਸੈਗਤ ਕਰਕੇ ਉਨ੍ਹਾਂ 
ਨੇ ਗੁਰਮਤਿ ਦੇ ਅਨੇਕਾਂ ਪਹਿਲੂਆਂ ਤੇ ਸਿਧਾਂਤਾਂ ਨੂੰ ਭਲੀ 
ਭਾਂਤ ਜਾਣ ਲਿਆ ਸੀ। ਸ. ਐਚ. ਐਸ. ਦੁਆਬੀਆ 
ਸੈਤਾਂ ਦੇ ਬਹੁਤ ਖੋਜੀ ਸਨ। ਜਿਥੇ ਕਿਤੇ ਵੀ ਕਿਸੇ ਭੇਖ ਦਾ 
ਕੋਈ ਸੈਤ ਮਿਲਦਾ, ਉਸ ਬਾਰੇ ਚੰਗੀ ਜਾਣਕਾਰੀ ਪ੍ਰਾਪਤ 
ਕਰਨ ਲਈ ਉਤਸੁਕ ਰਿਹਾ ਕਰਦੇ ਸਨ ਕਿ ਇਸ ਸੈਤ ਨੇ 
ਭੇਖ ਕਿਉਂ ਧਾਰਨ ਕੀਤਾ ਹੋਇਐ ? ਇਸ ਨੇ ਪ੍ਰਾਪਤੀ ਕਿਸ 
ਤਰ੍ਹਾਂ ਕੀਤੀ ਹੈ ਇਤਿਆਦਿਕ। ਇਸ ਤਰ੍ਹਾਂ ਦੇ ਹੀ ਇਕ ਸੈਤ 
ਬਾਰੇ ਇਨ੍ਹਾਂ ਨੇ ਬਾਬਾ ਜੀ ਨੂੰ ਦਸਿਆ ਸੀ ਕਿ ਕਾਲਕਾ ਦੇ 
ਉਪਰਲੇ ਪਾਸੇ ਪਹਾੜਾਂ ਦੇ ਵਿਚਕਾਰ ਜੈਗਲ ਵਿਚ ਇਕ 
ਸਾਧੂ ਰਿਹਾ ਕਰਦਾ ਸੀ, ਉਹ ਨਾ ਹੀ ਕਿਸੇ ਨੂੰ ਮਿਲਦਾ ਸੀ 
ਤੇ ਨਾ ਹੀ ਕਿਸੇ ਨਾਲ ਗਲ ਬਾਤ ਕਰਦਾ ਸੀ। ਬਸ 
ਸੀ ਅਤੇ ਦੁਆਬੀਆ ਸਾਹਿਬ ਨੇ ਬਾਬਾ ਜੀ ਨੂੰ ਇਸੇ ਤਰ੍ਹਾਂ 
ਘੁੰਮਦੇ ਫਿਰਦੇ ਨੂੰ ਵਿਖਾਇਆ ਸੀ। 
ਪਰੈਤੂ ਦੁਆਬੀਆ ਸਾਹਿਬ ਤਾਂ ਇਕ ਦਿਨ ਉਸ ਦੇ 
ਮਗਰ ਹੀ ਮਗਰ ਚਲਦੇ ਗਏ। ਉਹ ਆਪਣੀ ਕੁਟੀਆ 
ਵਿਚ ਚਲਾ ਗਿਆ ਤੇ ਇਹ ਵੀ ਬੈਠ ਗਏ ਤੇ ਗਲਬਾਤ 


ਪੰਨਾ - 286 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਕਰਨੀ ਸ਼ੁਰੂ ਕਰ ਦਿਤੀ। ਉਹ ਸੈਤ ਆਪਣਾ ਮੂੰਹ ਕਾਲਾ 
ਕਰਕੇ ਰੱਖਿਆ ਕਰਦਾ ਸੀ ਅਤੇ ਆਮ ਤੌਰ ਤੇ ਇਲਾਕੇ 
ਦੇ ਲੋਕ ਉਸ ਨੂੰ ਕਾਲੇ ਮੁਹ ਵਾਲਾ ਸੈਤ ਕਿਹਾ ਕਰਦੇ ਸਨ। 
ਉਹ ਹਰ ਵੇਲੇ ਇਹ ਤੁਕ ਮੂੰਹ ਵਿਚੋਂ ਬੋਲਦਾ ਰਹਿੰਦਾ ਸੀ 
ਕਿ ਜੈਸੇ ਕੋ ਤੈਸਾ” ਜੈਸੇ ਕੋ ਤੈਸਾ”। ਜਦੋਂ ਦੁਆਬੀਆ 
ਸਾਹਿਬ ਇਸ ਕੋਲ ਬੈਠੇ, ਉਸ ਵੇਲੇ ਉਹ ਇਹੀ ਤੁਕ 
ਗੁਨ-ਗੁਨਾ ਰਿਹਾ ਸੀ। ਉਨ੍ਹਾਂ ਨੇ ਗਲ ਤੋਰੀ ਕਿ ਸੰਤ ਜੀ 
ਤੁਸੀਂ ਇਹ ਤੁਕ ਹਰ ਵੇਲੇ ਕਿਉਂ ਬੋਲਦੇ ਰਹਿੰਦੇ ਹੋ, ਇਸ 
ਦਾ ਕੀ ਕਾਰਨ ਹੈ ? ਸੈਤ ਕਹਿਣ ਲੱਗਿਆ, ਭਾਈ ਤੁ ਪੁਛ 
ਕੇ ਕੀ ਲੈਣਾ ਹੈ ? ਤੁੰ ਜਾਹ, ਮੈਨੂੰ ਮੇਰੇ ਹਾਲ ਤੇ ਹੀ ਛੱਡ 
ਦੇਵੇਂ ਤਾਂ ਚੰਗਾ ਹੈ। ਦੁਆਬੀਆ ਸਾਹਿਬ ਕਹਿਣ ਲੱਗੇ 
ਨਹੀਂ ਮਹਾਰਾਜ! ਮੈ' ਤਾਂ ਤੁਹਾਨੂੰ ਪੁਛੇ ਬਗੈਰ ਵਾਪਸ ਨਹੀਂ 
ਜਾਣਾ ਭਾਵੇਂ ਤੁਸੀਂ ਮੇਰੇ ਨਾਲ ਕਿੰਨਾ ਵੀ ਮਾੜਾ ਸਕੂਲ 
ਕਰੋ, ਮੈਂ ਤਾਂ ਇਸ ਦਾ ਮਤਲਬ ਜ਼ਰੂਰ ਪੁਛਣਾ ਹੈ। ਉਹ 
ਕਹਿਣ ਲੱਗਿਆ, ਸਰਦਾਰ ਜੀ! ਮੈਨੂੰ ਸੈਤ ਸ਼ਬਦ ਨਾਲ 
ਸੰਬੋਧਨ ਨਾ ਕਰ, ਮੈਂ ਕੋਈ ਸੈਤ ਨਹੀਂ ਹਾਂ ਮੈਂ ਤਾਂ ਪਾਪੀ 
ਹਾਂ, ਗੁਨਹਗਾਰ ਹਾਂ ਅਤੇ ਵਿਸ਼ਵਾਸਘਾਤੀ ਹਾਂ। ਦੁਆਬੀਆ 
ਸਾਹਿਬ ਕਹਿਣ ਲੱਗਿਆ ਕਿ ਮੈਂ ਲਿਖਾਰੀ ਹਾਂ, ਮੈਂ ਤੁਹਾਡੇ 
ਬਾਰੇ ਲੋਕਾਂ ਨੂੰ ਦੱਸਾਂਗਾ ਕਿ ਤੁਹਾਡੇ ਵਿਚ ਕੀ ਖੁਬੀਆਂ 
ਹਨ, ਕੀ ਚੰਗਿਆਈਆਂ ਹਨ ਤਾਂ ਕਿ ਸੈਸਾਰ ਨੂੰ ਸੇਧ ਮਿਲ 
ਸਕੇ। ਕਾਲੇ ਮੂੰਹ ਵਾਲਾ ਸੈਤ ਕਹਿਣ ਲੱਗਿਆ ਕਿ ਮੇਰੇ 
ਵਿਚ ਕੋਈ ਗੁਣ ਨਹੀਂ, ਕੋਈ ਚੰਗਿਆਈ ਨਹੀਂ, ਸਭ 
ਅੰਗੁਣ ਹੀ ਔਗੁਣ ਹਨ। ਪਰ ਜੇ ਤੁਸੀਂ ਲਿਖਣਾ ਹੈ ਤਾਂ 
ਮੈਂ ਦੱਸ ਦਿੰਦਾ ਹਾਂ ਕਿ ਕੋਈ ਮੇਰੇ ਵਰਗਾ ਵਿਸ਼ਵਾਸਘਾਤੀ 
ਨਾ ਬਣੇ, ਕਿਸੇ ਨੂੰ ਵਿਸ਼ਵਾਸ ਵਿਚ ਲਿਆ ਕੇ ਧੋਖਾ ਨਾ 
ਕਰੇ। ਜੇਕਰ ਕੋਈ ਇਸ ਤਰ੍ਹਾਂ ਕਰੇਗਾ ਤਾਂ ਮੇਰੇ ਵਰਗੀ 
ਸਜ਼ਾ ਮਿਲੇਗੀ। ਜਿਸ ਤਰ੍ਹਾਂ ਮੇਰੇ ਨਾਲ ਬੀਤ ਰਹੀ ਹੈ, 
ਉਸੇ ਤਰ੍ਹਾਂ ਉਹ ਦੁਖੀ ਹੋਵੇਗਾ ਜਿਹੜਾ ਵਿਸ਼ਵਾਸਘਾਤੀ ਹੈ । 
ਇਸ ਤਰ੍ਹਾਂ ਕਹਿੰਦਿਆਂ ਉਸ ਨੇ ਆਪਣੀ ਹੱਡ ਬੀਤੀ 
ਦੱਸਣੀ ਸ਼ੁਰੂ ਕਰ ਦਿਤੀ। ਕਹਿਣ ਲੱਗਿਆ ਕਿ ਮੈਂ ਇਕ 
ਸੇਠ ਦਾ ਮੁਨਸ਼ੀ ਸੀ ਜਿਸ ਦੀ ਇਕ ਬਹੁਤ ਵੱਡੀ ਸਰੀਆ 
ਵੇਲਣ ਵਾਲੀ (00010 ॥01) ਫੈਕਟਰੀ ਸੀ। ਮੈਂ ਉਸ ਦਾ 
ਵਿਸ਼ਵਾਸਪਾਤਰ ਸੀ, ਉਸ ਨੇ ਜਿਹੜਾ ਵੀ ਕੈਮ ਪੈਸੇ ਟਕੇ 
ਲੈਣ ਦੇਣ ਦਾ ਕਰਨਾ ਹੁੰਦਾ, ਜਾਂ ਪੈਸੇ ਬੈਂਕ ਵਿਚ ਜਮ੍ਹਾ 
ਕਰਵਾਉਣੇ ਹੁੰਦੇ ਜਾਂ ਕਢਵਾਉਣੇ ਹੁੰਦੇ, ਸਾਰਾ ਕੁਝ ਮੈਥੋਂ 
ਹੀ ਕਰਵਾਉਂਦਾ ਸੀ। ਮੈਂ ਤੇ ਮੇਰੇ ਘਰਵਾਲੀ ਅਸੀਂ ਇਕ 
ਵੱਖਰੇ ਮਕਾਨ ਵਿਚ ਰਹਿੰਦੇ ਸੀ ਜੋ ਸੇਠ ਨੇ ਕੈਪਨੀ ਵਲੋਂ 
ਲੈ ਕੇ ਦਿਤਾ ਹੋਇਆ ਸੀ। ਮੈਂ ਜਦੋਂ ਵੀ ਕੋਈ ਕਾਗਜ਼ 
ਪੱਤਰ ਸੇਠ ਕੋਲ ਦਸਖਤ ਕਰਵਾਉਣ ਵਾਸਤੇ ਲਿਜਾਂਦਾ 
ਤਾਂ ਸੇਠ ਬਗੈਰ ਪੜ੍ਹਨ ਤੋ ਹੀ ਦਸਖਤ ਕਰ ਦਿੰਦਾ ਸੀ। 
ਉਸ ਨੂੰ ਮੇਰੇ ਤੇ ਵਿਸ਼ਵਾਸ ਸੀ ਕਿ ਮੈਂ ਕਦੀ ਵੀ ਕੋਈ 
ਗਲਤ ਕਾਗਜ਼ ਤੇ ਦਸਖਤ ਨਹੀਂ ਕਰਵਾ ਸਕਦਾ। ਜਦੋਂ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਜ਼ਮੀਨ ਖਰੀਦੀ ਸੀ ਉਸ ਦੀ ਰਜਿਸਟਰੀ ਦੇ ਕਾਗਜ਼ ਹਨ। 
ਸੇਠ ਨੇ ਬਗੈਰ ਦੇਖੇ ਦਸਖਤ ਕਰ ਦਿਤੇ । ਬਸ ਹੋਰ ਮੈਨੂੰ ਕੀ 
ਚਾਹੀਦਾ ਸੀ, ਮੈਂ ਤੇ ਮੇਰੀ ਘਰਵਾਲੀ ਬਹੁਤ ਖੁਸ਼ ਹੋਏ । ਮੇਰੇ 
ਮਨ ਵਿਚ ਅਭਿਮਾਨ ਆ ਗਿਆ ਤੇ ਇਸ ਪੈਸੇ ਦੇ ਮੱਦ 
ਨੇ ਮੇਰੀ ਅਕਲ ਮਾਰ ਦਿਤੀ ਕਿ ਮੈਂ ਤਾਂ ਹੁਣ ਮਿੱਲ ਦਾ 


ਚਲਿਆ ਜਾਂਦਾ ਹੈੱ। ਕੀ ਗੱਲ ਹੈ, ਤੂੰ ਨੌਕਰੀ ਨਹੀਂ ਕਰਨੀ 
ਤੇ ਜੇ ਇਸੇ ਤਰ੍ਹਾਂ ਤੇਰੇ ਚਾਲੇ ਰਹੇ, , ਫਿਰ ਤੈਨੂੰ ਨੌਕਰੀ ਤੋਂ 
ਹੱਥ ਧੋਣਾ ਪਵੇਗਾ। ਸੇਠ ਦੀ ਇਨੀ ਗਲ ਸੁਣ ਕੇ ਮੈਂ ਲੋਹਾ 
ਲਾਖਾ ਹੋ ਗਿਆ ਤੇ ਕਿਹਾ, ਸੇਠ ਜੀ! ਨੌਕਰ ਮੈਂ ਨਹੀਂ, 


ਮਜ਼ਾਲ ਕਿ ਇਸ ਨੂੰ ਬੋਲਣ ਦੀ ਤਮੀਜ਼ ਵੀ ਨਹੀਂ ਰਹੀ। 


੧3।10181151631)60£11131.੮0।੧) 


ਸੇਠ ਨੇ ਗੁਸੇ ਵਿਚ ਆ ਕੇ ਕਿਹਾ ਕਿ ਜਾਹ ਨਿਕਲ ਜਾ 
ਇਥੋਂ, ਮੈਂ ਤੈਨੂੰ ਹੁਣੇ ਨੌਕਰੀ ਤੋਂ ਬਰਖਾਸਤ ਕਰਦਾ ਹਾਂ। ਮੇਰੇ 
ਕੋਲ ਉਨ੍ਹਾਂ ਕਾਗਜ਼ਾਂ ਦੀ ਕਾਪੀ ਸੀ, ਮੈਂ ਸੇਠ ਨੂੰ ਦਿਖਾ 
ਕੇ ਕਿਹਾ ਕਿ ਸੇਠ ਜੀ, ਦੇਖੋ ਤੁਹਾਡੇ ਦਸਖਤ ਹੋਏ ਹੋਏ 
ਹਨ, ਇਸ ਵਿਚ ਲਿਖਿਆ ਹੈ ਕਿ ਇਸ ਮਿੱਲ ਦਾ ਮਾਲਕ 


ਦਿਲ ਦਾ ਦੌਰਾ ਪਿਆ ਤੇ ਉਥੇ ਹੀ ਮਰ ਗਿਆ, ਉਸ 
ਸਕਿਆ। ਮੈਂ ਮਿਲ ਦਾ ਮਾਲਕ ਬਣ ਗਿਆ ਤੇ ਮੈਨੂੰ ਲੋਕੀ 
ਸੇਠ ਕਹਿ ਕੇ ਬੁਲਾਉਣ ਲੱਗ ਪਏ । ਮੇਰੇ ਕੋਈ ਔਲਾਦ ਨਹੀਂ 
ਸੀ ਅਤੇ ਸੇਠ ਦੇ ਮਰਨ ਤੋਂ ਇਕ ਸਾਲ ਬਾਅਦ ਸਾਡੇ ਘਰ 
ਇਕ ਲੜਕਾ ਪੈਦਾ ਹੋਇਆ। ਘਰ ਵਿਚ ਬਹੁਤ ਖੁਸ਼ੀ 
ਮਨਾਈ ਤੇ ਕਿਹਾ ਕਿ ਦੇਖੋ, ਔਲਾਦ ਵੀ ਹੋ ਗਈ ਤੇ 
ਮਿੱਲ ਦੇ ਮਾਲਕ ਵੀ ਅਸੀਂ ਬਣ ਗਏ। ਲੜਕਾ ਥੋੜ੍ਹਾ ਵੱਡਾ 
ਹੋਇਆ। ਜਦੋਂ ਸੱਤ-ਅੱਠ ਸਾਲ ਦਾ ਹੋਇਆ ਤਾਂ ਬਿਮਾਰ 
ਹੋ ਗਿਆ। ਬਥੇਰੇ ਇਲਾਜ ਕਰਵਾਏ, ਡਾਕਟਰਾਂ ਦੇ ਕੋਈ 
ਸਮਝ ਨਹੀਂ ਆਇਆ ਕਿ ਉਸ ਨੂੰ ਕੀ ਬੀਮਾਰੀ ਸੀ। ਉਸ 
ਦੀ ਬੀਮਾਰੀ ਤੇ ਪੈਸਾ ਪਾਣੀ ਵਾਂਗ ਵਹਾਇਆ ਪਰ 


ਹੋਇਆ ਸੀ, ਉਹ ਨਾ ਹੀ ਕਦੀ ਹੱਸਿਆ ਸੀ ਤੇ ਨਾ ਹੀ 
ਕਦੀ ਬੋਲਿਆ ਸੀ। ਇਕ ਦਿਨ ਦੀ ਗਲ ਕਿ ਅਸੀਂ ਦੋਵੇ 


ਵਿ 


%। 53੧0੫ 18£[। 5।੧੬। .। ੬00) 


ਹੋਂ ਚੁਕਿਆ ਸੀ ਤੇ ਮੇਰੀ ਜ਼ਮੀਰ ਨੇ ਕਿਹਾ ਕਿ ਇਸ ਦਾ 
ਨਹੀਂ ਕਿੰਨੇ ਚਿਰ ਦਾ ਮਹਿਮਾਨ ਹੈ, ਮੈਂ ਸਭ 
ਦੱਸ ਦਿਆਂ। ਮੈਂ ਸਾਰਾ ਕੁਝ ਦੱਸ ਦਿਤਾ ਤੇ 


ਕਪ 
ਓਹੀ ਸੇਠ ਹਾਂ ਤੇ ਤੁਹਾਡਾ ਪੁਤਰ ਬਣ ਕੇ ਤੁਹਾਥੋਂ ਬਦਲਾ 
ਲੈਣ ਵਾਸਤੇ ਆਇਆ ਹਾਂ, ਜਿਸ ਵਾਸਤੇ ਮੈਂ ਤੁਹਾਡੇ ਘਰ 
ਜਨਮ ਲਿਆ ਹੈ। ਹੁਣ ਮੇਰਾ ਕੰਮ ਹੋ ਚੁਕਿਆ ਹੈ, ਅੱਗੇ 
ਤੋਂ ਕਿਸੇ ਨਾਲ ਇਸ ਤਰ੍ਹਾਂ ਧੋਖਾ ਤੇ ਵਿਸ਼ਵਾਸਘਾਤ ਨਾ 
ਕਰਨਾ। ਬੱਸ ਇਨੀ ਗੱਲ ਕਹਿ ਕੇ ਉਸ ਨੇ ਸੁਆਸ 
ਤਿਆਗ ਦਿਤੇ। ਉਸ ਦੀ ਮਰਗਦ ਤੇ ਸਾਰੇ ਰਿਸ਼ਤੇਦਾਰ 
ਆਏ, ਸਾਰੇ ਅਫਸੋਸ ਕਰ ਰਹੇ ਸਨ ਪਰ ਮੈਂ ਚੁਪ ਸੀ 
ਕਿਉਂਕਿ ਮੈਨੂੰ ਤਾਂ ਆਪਣੀ ਕਰਤੂਤ ਦਾ ਪਤਾ ਸੀ। ਜਦੋਂ 
ਸਾਰੇ ਵਿਦਾ ਹੋਣ ਲੱਗੇ, ਮੈਂ ਆਪਣੇ ਹੱਥ ਗਿੱਲੇ ਕਰਕੇ ਚੁਲ੍ਹੇ 
ਕੋਲ ਗਿਆ ਤੇ ਹੱਥਾਂ ਨੂੰ ਸੁਆਹ ਮਲ ਕੇ ਆਪਣੇ ਮੁਹ 
ਤੇ ਫੇਰ ਕੇ, ਮੂੰਹ ਕਾਲਾ ਕਰ ਲਿਆ ਤੇ ਸਾਰਿਆਂ ਨੂੰ ਉਚੀ 
ਆਵਾਜ਼ ਵਿਚ ਕਿਹਾ ਕਿ ਅਫਸੋਸ ਨਾ ਕਰੋ, ਇਹ ਮੇਰੇ 
ਕੀਤੇ ਦਾ ਹੀ ਫਲ ਹੈ। ਮੈਂ ਪਾਪੀ ਹਾਂ, ਮੈਂ ਜਿਸ ਤਰ੍ਹਾਂ ਦੀ 
ਕਰਨੀ ਕੀਤੀ, ਇਸੇ ਜਨਮ ਵਿਚ ਮੈਂ ਉਸ ਦਾ ਫਲ ਭੁਗਤ 
ਲਿਆ ਹੈ। ਤੁਸੀਂ ਵੀ ਕਿਸੇ ਨਾਲ ਵਿਸ਼ਵਾਸਘਾਤ ਤੇ ਧੋਖਾ 
ਨਾ ਕਰਿਓ। ਮੈਂ ਬੱਸ ਇਹੀ ਕਹਿਣ ਲੱਗ ਪਿਆ ਕਿ “ਜੈਸੇ 
ਕੋ ਤੈਸਾ” ਭਾਵ ਜਿਹੋ ਜਿਹਾ ਕਰਮ ਮੈਂ ਬੀਜਿਆ, ਮੈਂ ਉਸੇ 
ਤਰ੍ਹਾਂ ਨਾਲ ਉਸ ਦਾ ਫਲ ਭੁਗਤਿਆ ਹੈ । ਮੈਨੂੰ ਸਾਰੇ ਪਾਗਲ 
ਪਾਗਲ ਕਹਿਣ ਲੱਗ ਪਏ ਪਰ ਮੈਂ` ਸਾਰੇ ਪਰਿਵਾਰ ਵਿਚੋਂ 
ਉਸੇ ਤਰ੍ਹਾਂ ਕਾਲਾ ਮੂੰਹ ਕਰਕੇ ਜਿਧਰ ਨੂੰ ਮੇਰਾ ਮੂੰਹ ਸੀ 
ਉਧਰ ਨੂੰ ਹੀ ਭੱਜ ਪਿਆ ਤੇ ਕਾਲਕਾ ਦੇ ਇਨ੍ਹਾਂ ਪਹਾੜਾਂ 
ਵਿਚ ਆ ਕੇ ਲੁਕਿਆ ਹੋਇਆ ਹਾਂ, ਪਛਤਾਵਾ ਕਰ ਰਿਹਾ 
ਹਾਂ ਅਤੇ ਲੋਕ ਮੈਨੂੰ ਕਾਲੇ ਮੂੰਹ ਵਾਲਾ ਸੈਤ ਕਹਿੰਦੇ ਹਨ। 
ਲੋਕਾਂ ਤੋਂ ਤਾਂ ਮੈਂ ਦੂਰ ਹੀ ਰਹਿੰਦਾ ਹਾਂ। ਜਿਹੜਾ ਵੀ ਮੇਰੇ 
ਪਾਸ ਕਦੀ ਆ ਜਾਵੇ, ਉਸ ਨੂੰ ਕਹਿੰਦਾ ਹਾਂ ਕਿ ਕਿਸੇ 
ਨਾਲ ਮਾੜਾ ਕਰਮ ਨਾ ਕਰੀਂ ਭਾਈ, ਨਹੀਂ ਤਾਂ ਦਰਗਾਹ 
ਵਿਚ ਮੁੰਹ ਕਾਲਾ ਕੀਤਾ ਜਾਵੇਗਾ। ਮੈਨੂੰ ਪਤਾ ਹੈ ਕਿ 
ਦਰਗਾਹ ਵਿਚ ਮੇਰਾ ਮੂੰਹ ਕਾਲਾ ਹੋਵੇਗਾ ਪਰ ਮੈ 
ਪਸ਼ਚਾਤਾਪ ਕਰਨ ਲਈ ਜੀਉਂਦੇ ਜੀਅ ਆਪਣਾ ਮੂੰਹ 
ਆਪ ਹੀ ਕਾਲਾ ਕਰਕੇ ਰੱਖਦਾ ਹਾਂ ਤਾਂ ਕਿ ਲੋਕ ਸਮਝ 
ਲੈਣ ਕਿ ਮੈਂ ਪਾਪੀ ਹਾਂ, ਦੋਸ਼ੀ ਹਾਂ, ਗੁਨਹਗਾਰ ਹਾਂ। ਇਹ 
ਮੇਰੇ ਮਾੜੇ ਕਰਮਾਂ ਦਾ ਦੋਸ਼ ਹੈ। 
ਜਹਾ ਘੀਜੈ` ਸੌ ਲੁਣੰ ਕਰਮਾ ਸੰਦੜਾ ਖੇਤੁ / 
ਪੰਨਾ - 734 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਦਦੈ' ਦੌਸ਼ ਨ ਦੋਊ ਕਿਸੈ ਦੋਸ਼ ਕਰੰਮਾ ਆਪਣਿਆ 
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਲੀਜੈ ਅਵਰ ਜਨਾ/ 
ਪੰਨਾ - 433 
ਇਸ ਕਰਕੇ ਮਨੁਖ ਨੂੰ ਸਾਵਧਾਨ ਰਹਿਣਾ ਚਾਹੀਦਾ 
ਹੈ ਤੇ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਿਹੋ ਜਿਹੇ ਕਰਮ 
ਬੀਜ ਰਿਹਾ ਹਾਂ ਕਿਉਂਕਿ ਇਸ ਦਾ ਫਲ ਅਵਸ਼ਯ ਹੀ 
ਭੁਗਤਣਾ ਪੈਂਦਾ ਹੈ। 
ਭੋਗੇ ਬਿਨ ਭਾਗੈ ਨਹੀ ਕਰਮ` ਗਤੀ ਬਲਵਾਨ / 
ਸੋ ਇਹ ਬਾਬਾ ਜੀ ਦੀ ਅੱਖੀਂ ਦੇਖੀ ਜ਼ਿਦਾ ਮਿਸਾਲ ਹੈ 
ਕਿ ਕਿਵੇਂ ਪ੍ਰਭੂ ਦੀ ਦਰਗਾਹ ਵਿਚ ਕਰਮਾਂ ਦਾ ਲੇਖਾ ਜੋਖਾ 
ਹੁੰਦਾ ਹੈ। ਉਹ ਇਨਸਾਨ ਜੋ ਧੋਖੇ ਫਰੇਬ ਨਾਲ ਦੁਜੇ ਦੀ ਦੌਲਤ 
ਹੜੱਪ ਕਰਕੇ ਲੱਖਪਤੀ ਬਣਨਾ ਚਾਹੁੰਦਾ ਸੀ, ਉਹ ਕੁਝ ਸਾਲਾਂ 
ਵਿਚ ਕੰਗਾਲ ਬਣ ਗਿਆ ਅਤੇ ਉਹ ਦੌਲਤ ਉਸ ਨੂੰ ਵਫਾ 
ਨਹੀਂ ਕਰ ਸਕੀ। ਉਸ ਦੈਪਤੀ ਦੇ ਮਨਾਂ ਦੀ ਸ਼ਾਂਤੀ ਭੈਗ ਕਰਕੇ 
ਉਨ੍ਹਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ 
ਦਿਤਾ। ਮਨ ਦੀ ਸ਼ਾਂਤੀ ਲਈ ਗੁਰੁ ਮਹਾਰਾਜ ਜੀ ਦਾ ਫੁਰਮਾਨ 
ਹੈ ਕਿ ਆਪਣੀ ਨੇਕ ਕਮਾਈ ਵਿਚੋਂ ਦਾਨ ਦੇਣਾ ਚਾਹੀਦਾ ਹੈ 


ਤੇ ਹੱਥੋਂ ਦੇ ਕੇ ਭਲਾ ਮਨਾਉਣਾ ਚਾਹੀਦਾ ਹੈ। 
ਘਗਲਿ ਖਾਇ ਕਿਛੁ ਹਥਹੁ ਦੇਇ 4 
ਨਾਨਕ ਗਾਹ ਪਛਾਣ/ਹਿ ਸੋਇ॥ ਪੰਨਾ - 7245 
ਰਾਮਾ ਕ੍ਰਿਸ਼ਨਾ ਮਿਸ਼ਨ ਵਿਚ ਲੈਕਚਰ 
ਜਦੋਂ ਬਾਬਾ ਜੀ ਇਥੇ ਨਿਵਾਸ ਰੱਖਦੇ ਸੀ 


ਆ ਰਿ 
ਨੂੰ ਬੁ 


ਜਾਣਕਾਰੀ ਮਿਲ ਸਕੇ। ਇਸ ਦਾ ਆਯੋਜਨ ਲਾਲਾ 
ਲਾਜਪਤ ਰਾਏ ਭਵਨ, ਸੈਕਟਰ 15 ਵਿਚ ਕੀਤਾ ਗਿਆ 
ਸੀ। ਇਸ ਵਿਚ ਹਰਬੈਸ ਸਿੰਘ ਦੁਆਬੀਆ ਜੀ ਨੇ ਵੀ 
ਲੈਕਚਰ ਦੇਣਾ ਸੀ। ਬਾਬਾ ਜੀ ਦਸਿਆ ਕਰਦੇ ਸਨ ਕਿ 
ਦੁਆਬੀਆ ਸਾਹਿਬ ਨੇ ਕਿਹਾ ਕਿ ਤੁਸੀਂ ਹੀ ਮੇਰਾ ਲੈਕਚਰ 
ਲਿਖ ਕੇ ਮੈਨੂੰ ਦੇ ਦਿਓ ਜੋ ਮੈਂ ਉਥੇ ਪੜ੍ਹ ਕੇ ਸੁਣਾ 
ਦਿਆਂਗਾ। ਇਸੇ ਤਰ੍ਹਾਂ ਹੋਇਆ, ਹੋਰ ਬਕਤਾਵਾਂ ਨੇ 
ਆਪਣੇ ਆਪਣੇ ਲੈਕਚਰ ਦਸ਼ਮੇਸ਼ ਪਿਤਾ ਜੀ ਬਾਰੇ ਦਿਤੇ 
ਤੇ ਫੇਰ ਦੁਆਬੀਆ ਸਾਹਿਬ ਦਾ ਨਾਮ ਸਟੇਜ਼ ਤੇ ਬੋਲਿਆ 
ਗਿਆ। ਉਸ ਵੇਲੇ ਉਸ ਨੂੰ ਪਤਾ ਨਹੀਂ ਕੀ ਹੋਇਆ, ਉਸ 
ਨੇ ਸਟੇਜ਼ ਤੇ ਜਾ ਕੇ ਮੇਰਾ ਹੀ ਨਾਮ ਲੈ ਦਿਤਾ ਤੇ ਕਿਹਾ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਕਿ ਮੈਂ ਵੀ ਉਨ੍ਹਾਂ ਪਾਸੋਂ ਹੀ ਲਿਖਵਾਇਆ ਹੈ। ਬੇਹਤਰ ਤਾਂ 
ਇਹ ਹੀ ਹੈ ਕਿ ਉਹ ਖੁਦ ਹੀ ਇਹ ਲੈਕਚਰ ਦੇਣ। ਇਸ 
ਤਰ੍ਹਾਂ ਅਚਾਨਕ ਹੀ, ਬਗੈਰ ਕਿਸੇ ਤਿਆਰੀ ਤੇ ਬਾਬਾ ਜੀ 
ਨੂੰ ਸਟੇਜ਼ ਤੇ ਲੈਕਚਰ ਦੇਣ ਲਈ ਬੁਲਾ ਲਿਆ ਗਿਆ। 
ਬਾਬਾ ਜੀ ਨੇ ਸਟੇਜ਼ ਤੇ ਖੜ੍ਹੇ ਹੁੰਦੇ ਸਾਰ ਹੀ ਇਹ ਬੋਲ ਕੇ 
ਲੈਕਚਰ ਸ਼ੁਰੂ ਕੀਤਾ ਕਿ “ਰਾਜ ਕਰੇਗਾ ਖਾਲਸਾ”। ਬੱਸ 
ਇੰਨਾਂ ਕਹਿਣ ਦੀ ਦੇਰ ਸੀ ਕਿ ਸਾਰਿਆਂ ਦੇ ਕੈਨ ਖੜ੍ਹੇ ਹੋ 
ਗਏ ਤੇ ਸਾਰੇ ਹੈਰਾਨ ਸਨ ਕਿ ਹੁਣ ਪਤਾ ਨਹੀਂ ਅੱਗੇ ਕਿਸ 
ਤਰ੍ਹਾਂ ਨਾਲ ਬੋਲਣਗੇ ਜੇ ਸ਼ੁਰੁਆਤ ਹੀ “ਰਾਜ ਕਰੇਗਾ 
ਖਾਲਸਾ” ਨਾਲ ਕੀਤੀ ਹੈ। ਬਾਬਾ ਜੀ ਨੇ ਆਪਣਾ ਲੈਕਚਰ 
ਜਾਰੀ ਰੱਖਦਿਆਂ ਦੱਸਿਆ ਕਿ ਆਪ ਨੂੰ ਕਿਸੇ ਤੌਖਲੇ ਦੀ 
ਲੋੜ ਨਹੀਂ, ਇਹ “ਸਤਿ” ਬਾਤ ਹੈ। ਖਾਲਸਾ ਆਦਿ ਕਾਲ 
ਤੋਂ ਰਾਜ ਕਰਦਾ ਆਇਆ ਹੈ ਤੇ ਰਾਜ ਕਰਦਾ ਰਹੇਗਾ। 
ਪਰੇਤੂ ਇਸ ਖਾਲਸੇ ਨੂੰ ਪੂਰਨ ਸਰੂਪ ਸਾਹਿਬ ਸ੍ਰੀ ਗੁਰੂ 


- “ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ 


੧3।101181151631)60£11131.੮0।੧) 


ਫਤਹਿ॥” ਭਾਵ ਇਹ ਖਾਲਸਾ ਵਾਹਿਗੁਰੂ ਜੀ ਦਾ ਹੈ ਅਤੇ 
ਇਸ ਦੀ ਫਤਹਿ ਭਾਵ ਜਿਤ ਵੀ ਵਾਹਿਗੁਰੂ ਦੀ ਹੈ। ਇਸ 
ਨੇ ਆਤਮ ਰਸ ਦਾ ਅਨੰਦ ਮਾਣਦੇ ਹੋਏ, ਆਪਣੇ ਆਪ 
ਨੂੰ ਪੂਰਨ ਤੌਰ ਤੇ ਪ੍ਰਭੂ ਵਿਚ ਲੀਨ ਕਰ ਦੇਣਾ ਹੈ। ਦੂਜੇ 
ਪਾਸੇ ਉਥੇ ਕਿਸੇ ਨਾਲ ਅਨਿਆਂ, ਧੱਕਾ ਜਾਂ ਜ਼ੁਲਮ ਨਹੀਂ 
ਹੋਣ ਦੇਣਾ, ਇਸ ਨੇ ਗਰੀਬਾਂ ਦੀ ਰੱਖਿਆ ਕਰਨੀ ਹੈ, 
ਨਿਤਾਣਿਆਂ ਦਾ ਤਾਣ ਬਣਨਾ ਹੈ, ਗੁਰੂ ਦੀ ਦੱਸੀ ਹੋਈ 
ਮਾਣ ਮਰਯਾਦਾ ਵਿਚ ਰਹਿ ਕੇ ਸਭ ਦੀ ਸਹਾਇਤਾ ਕਰਨੀ 
ਹੈ। ਇਸ ਨੇ ਆਪਣਾ ਕਰੈਕਟਰ ਬਹੁਤ ਉਚਾ ਰਖਣਾ ਹੈ 
ਕਿਉਂਕਿ ਇਹ ਅਕਾਲ ਪੁਰਖ ਦੀ ਫੌਜ ਹੈ। 

ਖਾਲਸਾ ਅਕਾਲ ਪੁਰਖ ਕੀ ਫੌਜ 

ਪ੍ਰਗਟਿਓ ਖਾਲਸਾ ਪ੍ਰਮਾਤਮ ਕਾ ਮੌਜ 

(ਸ਼ਰਝ' ਲੱਹ ਗ੍ਰੰਥ) 

ਜਦੋਂ ਤੱਕ ਇਸ ਦੇ ਅੰਦਰ ਨਾਮ ਸ਼ਕਤੀ ਸਮਾਈ ਰਹੇਗੀ 
ਤੇ ਇਹ ਆਤਮ ਰਸ ਮਾਣਦਾ ਹੋਇਆ ਪ੍ਰਭੂ ਵਿਚ ਅਭੇਦਤਾ 
ਵਤ ਰਹੇਗਾ ਤਾਂ ਇਸ ਦੀ ਹਰ ਮੈਦਾਨ ਵਿਚ ਜਿਤ ਹੋਵੇਗੀ, 
ਭਾਵੇਂ ਉਹ ਆਰਥਿਕ ਹੈ, ਰਾਜਸੀ ਹੈ, ਭਾਈਚਾਰਕ ਹੈ , 
ਰੁਹਾਨੀ ਹੈ। ਇਹ ਸਭ ਕੁਝ ਇਸ ਗੱਲ ਤੇ ਅਧਾਰਿਤ ਹੈ ਕਿ 
ਉਹ ਸਚਮੁਚ ਹੀ ਵਾਹਿਗੁਰੂ ਨਾਲ ਅਭੇਦ ਅਵਸਥਾ ਵਿਚ 
ਇਕ ਮਿਕ ਹੋ ਕੇ ਵਰਤਦਾ ਹੋਵੇ ਅਤੇ ਉਸ ਨੁੰ ਦਿਬਯ ਨੇਤਰਾਂ 
ਰਾਹੀਂ ਘਟ ਘਟ ਵਿਚ ਪ੍ਰਭੂ ਦੇ ਪ੍ਰਤੱਖ ਝਲਕਾਰੇ ਮਸਤ ਕਰਦੇ 
ਹੋਣ॥ ਅਜਿਹੇ ਖਾਲਜੇ ਨੰ ਕਦੀ ਵੀ ਚਾਰ ਦਾ ਮੌਜ ਨਚੀਂ 
ਵੇਖਣਾ ਪੈਂਦਾ ਕਿਉਂਕਿ ਸਰਬਤ ਦੇ ਭਲੇ ਲਈ ਫੈਲਿਆ 
ਹੋਇਆ ਓਰਾ ਹਰ ਕਿਸੇ ਨੂੰ ਆਪਣੇ ਪਿਆਰ ਦੇ ਕਲਾਵੇ ਵਿਚ 
ਲੈ ਕੇ, ਪ੍ਰੇਮ ਤੇ ਅਪਣੱਤ ਦੀਆਂ ਤਰੈਗਾਂ ਰਾਹੀਂ ਆਪਣਾ ਬਣਾ 
ਲੈਂਦਾ ਹੈ। ਐਸਾ ਖਾਲਸਾ ਸਰਬਤ ਦਾ ਸਾਂਝਾ ਹੋਣ ਕਰਕੇ, ਸਭ 
ਦਾ ਸੇਵਾਦਾਰ ਹੁੰਦਾ ਹੈ। ਇਸ ਲਈ ਅੰਮ੍ਰਿਤ ਦੀ ਸ਼ਕਤੀ ਦੇ 
ਨਾਲ ਨਾਲ ਇਸ ਵਿਚ ਭਗਤੀ ਦਾ ਅੰਸ ਵੀ ਗੁਰੂ ਮਹਾਰਾਜ 
ਨੇ ਕੁਟ ਕੁਟ ਕੇ ਭਰਿਆ ਹੋਇਆ ਹੈ। 

ਆਤਮ ਰਸ ਜਿਹ ਜਾਨਹੀ, ਸੋ: ਹੈ ਖਾਲਸ ਦੇਵ 

ਪ੍ਰਭਾ ਮਹਿ, ਮੈ ਅਹਿ, ਤਾਸ਼ ਮਹਿ, ਭੰਚਕ ਨਾਹਨ ਭੋਵ ॥ 

(ਸ਼ਰਬ' ਲੌਹ` ਗ੍ਰੰਥ) 

ਖਾਲਸਾ ਪਦ ਦੇ ਪੰਜ ਪਿਆਰਿਆਂ ਰਾਹੀਂ ਬਾਣੀ ਦੀ 
ਸ਼ਕਤੀ ਦੇ ਨਾਲ ਤਿਆਰ ਕੀਤੀ ਪਾਹੁਲ, ਸ਼ਕਤੀ ਦਾ 
ਭੰਡਾਰ ਹੋਇਆ ਕਰਦਾ ਹੈ। ਜਿਸ ਨੇ ਪੰਜ ਪਿਆਰਿਆਂ ਦੀ 
ਪਵਿੱਤਰ ਰਸਨਾ ਤੋ ਗੁਰਮੰਤਰ ਦੀ ਗੁੰਜਾਰ ਸੁਣ ਕੇ ਅੰਦਰ 
ਵਸਾ ਲਈ, ਉਸ ਦੇ ਅੰਦਰੋਂ ਨਾਮ ਧੁਨ ਅਲੋਪ ਨਹੀਂ 
ਹੋਇਆ ਕਰਦੀ। ਗੁਰਮੰਤਰ ਦੀ ਸ਼ਕਤੀ ਉਸ ਦੇ ਰੋਮ ਰੋਮ 


%। 53੧0੫ 18£[। 5।੧੬। .। ੬00) 


11 


ਚਖਦਾ ਰਹਿੰਦਾ ਹੈ ਤੇ ਤ੍ਰਿਪਤ ਹੋ ਜਾਂਦਾ ਹੈ, ਜਿਸ ਬਾਰੇ 
ਫੁਰਮਾਨ ਹੈ - 
ਲਾਲ ਰੰਗੁ 'ਤਿਸ਼ ਕਉ ਲਗਾ ਜਿਸ਼ ਕੇ ਵਡਭਾਗਾ / 
ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ/ 
ਪ੍ਰਭਾ ਪਇਆ ਸ਼ਖਦਾਈਆ //ਲਿਆ ਸੁਖ ਭਾਇ ॥ 
ਸ਼ਹਜਿ ਸਮਾਨਾ ਭੀਤਰੇ ਛੱਡਿਆ ਨਹ ਜਇ॥ 


ਸੌ ਜਾਨੈ ਜਿਨਿ ਚਾਖਿਆ ਹਰਿ ਨਾਮੁ ਅਸੌਲਾ॥ 

ਕੀਮਤਿ ਕਗੰ ਨ ਜਾਈਐ ਕਿਆ ਕਹਿ ਮਾਖਿ ਬੋਲਾ॥ 

ਸ਼ਫਲ ਦਗਸ਼ ਤੇਰਾ ਪਾਰਬ੍ਰਹਮ ਗੁਣ ਨਿਹ ਤੇਗੰ_ ਬਾਣੀ 

ਪਾਵਉ ਹੁ/ਰਿ ਤੇਰੇ ਦਾਸ ਕੀ ਨਾਨਕ ਕੁਰਬਾਣੀ/ 
ਪੰਨਾਂ - 809 


ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀ ਤੇ ਖਾਲਸੇ ਨੰ 
ਸੈਸਾਰ ਦੀ ਸੇਵਾ ਲਈ ਪੈਦਾ ਕੀਤਾ ਹੈ। ਇਸ ਕਰਕੇ ਜੋ 
[20€ ।੧੫ ਹੈ ਉਸ ਨੂੰ ਖਾਲਸਾ ਕਹਿੰਦੇ ਹਨ, ਉਹ ਹਮੇਸ਼ਾ 
ਹੀ ਰਾਜ ਕਰਦਾ ਆਇਆ ਹੈ। ਆਪ ਸਾਰੇ ਹੈਰਾਨ ਹੋ ਗਏ 
ਸੀ ਜਦੋਂ ਮੈਂ ਕਿਹਾ ਸੀ ਕਿ 'ਰਾਜ ਕਰੇਗਾ ਖਾਲਸਾ'। ਇਹ 


ਰਾਇ ਜੀ ਨੇ ਪਿਤ ਲੈਣ ਦੇ ਬਦਲੇ ਮੋਹਨ ਨੂੰ ਜੀਵਤ ਕਰ 
ਦਿਤਾ। ਬਾਬਾ ਗੁਰਦਿਤਾ ਜੀ ਨੇ ਸ਼ੇਰ ਦੇ ਭੁਲੇਖੇ ਗਊ ਮਰੀ 
ਹੋਣ ਕਰਕੇ ਉਸ ਗਊ ਨੂੰ ਜ਼ਿੰਦਾ ਕਰ ਦਿਤਾ । ਗੁਰੂ ਸਤਵੇਂ 


ਪਾਤਸ਼ਾਹ ਜੀ ਨੇ ਇਕ ਪੰਡਤ ਦੇ ਮਰੇ ਹੋਏ ਲੜਕੇ ਨੂੰ 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਧੜੋਮ ਕਰਕੇ ਡਿਗ ਪਿਆ ਤੇ ਸਰੀਰ ਛੱਡ ਗਿਆ। ਬਾਬਾ 
ਬੀਰ ਸਿੰਘ ਜੀ ਨੌਰੈਗਾਬਾਦ ਵਾਲਿਆਂ ਨੇ ਅਟਕ ਦਰਿਆ 
ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਲੰਘਣ ਵਾਸਤੇ 
ਰੋਕ ਦਿਤਾ ਤੇ ਅਟਕ ਗਿਟੇ ਗਿਟੇ ਪਾਣੀ ਹੋ ਕੇ ਚੱਲਣ 
ਲੱਗ ਪਿਆ। ਦੂਸਰੀ ਪਾਤਸ਼ਾਹੀ ਦੇ ਇਕ ਸਿਖ ਭਾਈ ਪਾਰੋ 
ਪਰਮਹੈਸ ਜੀ ਵਿਚ ਇੰਨੀ ਸ਼ਕਤੀ ਸੀ ਕਿ ਉਹ ਇਕ ਦਫਾ 
ਜਾ ਰਹੇ ਸਨ ਤੇ ਦਰਿਆ ਬਿਆਸ ਚੜ੍ਹਿਆ ਹੋਇਆ ਸੀ 
ਅਤੇ ਕਿਨਾਰੇ ਤੇ ਬੈਠਾ ਲਹੌਰ ਦੇ ਨਵਾਬ ਦਾ ਫੌਜਦਾਰ 
ਉਡੀਕ ਰਿਹਾ ਸੀ ਕਿ ਪਾਣੀ ਉਤਰੇ ਪਰੰਤੂ ਉਹ ਹੈਰਾਨ 


ਪਹਿਲਾਂ ਗੁਰੂ ਅੰਗਦ ਸਾਹਿਬ ਵਾਸਤੇ ਹਰ ਰੋਜ਼ ਖਿਚੜੀ 
ਬਣਾ ਕੇ ਲਿਆਇਆ ਕਰਦੇ ਸਨ। ਇਕ ਦਿਨ ਹਨ੍ਹੇਰੀ ਆ 
ਗਈ, ਅੱਗ ਨਹੀਂ ਬਲਦੀ ਤੇ ਆਪ ਨੇ ਕਿਹਾ ਕਿ ਥੋੜ੍ਹੀ 
ਦੇਰ ਠਹਿਰ ਜਾ ਤਾਂ ਹਨ੍ਹੇਰੀ ਰੁਕ ਗਈ ਸੀ। ਬਾਦਸ਼ਾਹ 
ਇਬਰਾਹੀਮ ਆਦਮ ਨੇ ਕਬੀਰ ਸਾਹਿਬ ਕੋਲ ਰਹਿ ਕੇ ਸੇਵਾ 
ਕੀਤੀ ਤੇ ਪਰਮ ਪਦ ਦੀ ਪ੍ਰਾਪਤੀ ਕਰ ਲਈ ਤੇ ਵਾਪਸ 
ਬੁਖਾਰੇ ਆ ਗਿਆ ਤੇ ਰਾਜ ਭਾਗ ਛੱਡ ਜੈਗਲ ਵਿਚ 
ਦਰਿਆ ਦੇ ਕੰਢੇ ਕੁੱਲੀ ਪਾ ਲਈ ਤੇ ਨਾਮ ਜਪਣ ਲਗ 
ਪਿਆ। ਉਸ ਦਾ ਲੜਕਾ ਲੈਣ ਵਾਸਤੇ ਆਇਆ, ਉਸ ਨੇ 
ਕਿਹਾ, ਬੇਟਾ ਤੇਰਾ ਰਾਜ ਤਾਂ ਛੋਟਾ ਹੈ, ਮੇਰਾ ਰਾਜ ਸਾਰੀ 
ਸਿ੍‌ਸ਼ਟੀ ਤੇ ਹੈ। ਮੈਂ ਆਹ ਸੂਈ ਦਰਿਆ ਵਿਚ ਸੁਟਦਾ ਹਾਂ, 
ਕੱਢ ਕੇ ਲਿਆ। ਪਰ ਉਸ ਤੋਂ ਨਾ ਹੋ ਸਕਿਆ। ਇਬਰਾਹੀਮ 
ਆਦਮ ਨੇ ਪਾਣੀ ਨੂੰ ਕਿਹਾ ਤਾਂ ਕੰਢੇ ਤੇ ਲਿਆ ਕੇ ਸੁਟ 
ਦਿਤੀ ਤੇ ਚਿੜੀ ਨੂੰ ਕਿਹਾ ਕਿ ਚੁਕ ਲਿਆ। ਉਸ ਨੇ 
ਲੜਕੇ ਨੂੰ ਕਿਹਾ, ਦੇਖ ਮੇਰਾ ਹੁਕਮ ਪੰਛੀ ਵੀ ਮੰਨਦੇ ਹਨ- 
ਰਾਜਾ ਸਗਲੀ ਸ੍ਰਿਸਟਿ ਕਾ ਗਰ ਨਾ ਮਨੁ /ਭਿੰਨਾ॥ 
ਪੰਨਾ - 707 
ਇਸ ਤਰ੍ਹਾਂ ਨਾਲ ਖਾਲਸੇ ਦਾ ਰਾਜ, ਬ੍ਹਮਗਿਆਨੀ 
ਦਾ ਰਾਜ ਤਾਂ ਹਮੇਸ਼ਾ ਤੋਂ ਹੀ ਚਲਿਆ ਆ ਰਿਹਾ ਹੈ 
ਕਿਉਂਕਿ ਉਹ ਆਪਣੇ ਹੁਕਮ ਨਾਲ ਮਾਇਆ ਨੂੰ ਵੀ ਫੇਰ 
ਦਿਆ ਕਰਦਾ ਹੈ, ਉਹ ਖੁਦ ਹੀ ਪ੍ਰਭੂ ਦਾ ਰੂਪ ਬਣਿਆ 
ਹੁੰਦਾ ਹੈ। ਉਸ ਵਿਚ ਤੇ ਪ੍ਰਭੂ ਵਿਚ ਕੋਈ ਭੇਦ ਨਹੀਂ ਹੁੰਦਾ। 
ਪਉਣ, ਪਾਣੀ, ਅਗਨੀ, ਚੋਦ, ਸੂਰਜ ਸਾਰੇ ਉਸ ਦਾ ਹੁਕਮ 
ਮੰਨਦੇ ਹਨ। 
ਗਿਹਰਿ' ਤਰ ਜਲ ਜੁਆਲਾ ਭੈ ਰਾਖਿਓਂ ਰਾਜਾ ਰਾਮਿ ਮਾਇਆ ਫੇਗੀ/ 
ਪੰਨਾ - 7365 
ਸੋ ਬਾਬਾ ਜੀ ਆਪਣਾ ਲੈਕਚਰ ਕਰ ਰਹੇ ਸਨ ਤੇ 
ਪੰਦਰਾਂ ਮਿੰਟ ਦਾ ਸਮਾਂ ਸੀ। ਜੋ ਰਾਮਾ ਕ੍ਰਿਸ਼ਨਾ ਮਿਸ਼ਨ ਦੇ 
ਮੁਖੀ ਸੁਆਮੀ ਜੀ ਸਨ, ਉਨ੍ਹਾਂ ਨੇ ਉਠ ਕੇ ਕਿਹਾ ਕਿ 
ਪੰਦਰਾਂ ਮਿੰਟ ਹੋਰ ਬੋਲੋ । ਜਦੋਂ ਫੇਰ ਖਤਮ ਕਰਨ ਲੱਗੇ, 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਕਹਿਣ ਲੱਗੇ ਪੰਦਰਾਂ ਮਿੰਟ ਹੋਰ ਸਮਾਂ ਲਗਾਓ । ਸਾਰੇ ਹੈਰਾਨ 
ਸਨ ਕਿ ਸੁਆਮੀ ਬਾਰ ਬਾਰ ਇਕ ਬੁਲਾਰੇ ਨੂੰ ੦੦।0੧੫€ 


ਪਾਸੇ ਝੁਠ ਤੇ ਪਾਪ ਦਾ ਹੀ ਵਰਤਾਰਾ ਸੀ। 
ਜ਼ਬਰਦਸਤੀ ਇਸਲਾਮ ਵਿਚ ਲਿਆਂਦਾ ਜਾ ਰਿਹਾ ਸੀਂ, 
ਮੰਦਰ ਢਾਹ ਕੇ ਮਸਜਿਦਾਂ ਉਸਾਰੀਆਂ ਜਾ ਰਹੀਆਂ ਸਨ। 
ਜਨਤਾ ਵਿਚ ਸਾਹ-ਸਤ ਬਾਕੀ ਨਹੀਂ ਸੀ ਰਿਹਾ। ਇਕ 
ਤਰ੍ਹਾਂ ਉਸ ਵੇਲੇ ਹਿੰਦੂ ਜਨਤਾ ਦੀ ਹਾਲਤ ਭੇਡਾਂ ਬਕਰੀਆਂ 
ਵਰਗੀ ਸੀ ਕਿ ਜਿਸ ਦਾ ਵੀ ਜੀ ਚਾਹੇ, ਉਧਰ ਨੂੰ ਹੀ 
ਹੱਕ ਲਵੇ। ਧੀਆਂ, ਬੇਟੀਆਂ ਦੀ ਇਜ਼ਤ ਲੁਟੀ ਜਾ ਰਹੀ 
ਸੀ, ਅਣਖ ਤੇ ਬਾਹੂਬਲ ਛਿਥੇ ਪੈ ਚੁਕੇ ਸਨ। ਇਹ ਇਹੋ 
ਜਿਹੀ ਅਧੋਗਤੀ ਦਾ ਸਮਾਂ ਸੀ ਕਿ ਹਿੰਦੂ ਸਮਾਜ ਵਿਚ 
ਜਾਤ ਪਾਤ, ਉਚ ਨੀਚ, ਛੁਤ ਅਛੁਤ ਦੇ ਬਹੁਤ ਸਾਰੇ 
ਵਖੇਵੇਂ ਸਨ ਜਿਸ ਕਰਕੇ ਆਪਸ ਵਿਚ ਵੀ ਅਡੋ` ਪਾਟੀ 
ਹੋਏ ਪਏ ਸਨ। ਇਕ ਪ੍ਰਭੂ ਨੂੰ ਮੰਨਣ ਦੀ ਬਜਾਇ ਬਹੁ ਦੇਵ 
ਪੂਜਾ ਤੇ ਜਾਦੂ ਟੂਣਿਆਂ ਵਿਚ ਫਸੇ ਪਏ ਸਨ। ਐਸੇ ਸਮੇ 
ਵਿਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਉਨ੍ਹਾਂ 
ਨੇ ਆਪਣੀ ਕਥਾ ਵਿਚ ਆਪ ਹੀ ਲਿਖਿਆ ਹੈ ਕਿ ਮੈਨ 
ਪ੍ਰਭੂ ਜੀ ਨੇ ਹੁਕਮ ਦਿਤਾ ਕਿ ਸੈਸਾਰ ਵਿਚ ਜਾ ਕੇ ਧਰਮ 
ਦੀ ਰੱਖਿਆ ਕਰੋਂ ਤੇ ਦੁਸ਼ਟਾਂ ਨੂੰ ਸਜ਼ਾ ਦਿਓ। ਪਰੋਤੁ ਮੇਰੀ 
ਪ੍ਰਭੂ ਚਰਨਾਂ ਵਿਚ ਸੁਰਤੀ ਲੀਨ ਹੋਈ ਹੋਈ ਸੀ ਤੇ ਮੇਰਾ 
ਸੈਸਾਰ ਤੇ ਆਉਣ ਨੂੰ ਜੀਅ ਨਹੀਂ ਸੀ ਕਰਦਾ । 

ਚਿਤ ਨ ਭਇਓ ਹਮਰਾ ਆਵਨ ਕੰ 

ਚਭਾੀ' ਰਗ ਸ਼ਰਤ ਪ੍ਰਭ ਚਰਨਨ ਮਾਹਿ / 

ਸੈਨ 1666 ਈਸਵੀ ਵਿਚ ਪਟਨਾ ਸਾਹਿਬ ਵਿਖੇ 
ਜਦੋਂ ਆਪ ਦਾ ਪ੍ਰਕਾਸ਼ ਹੋਇਆ ਤਾਂ ਉਚੀ ਉਡਾਰੀ 
ਵਾਲਿਆਂ ਨੇ ਇਸ ਅਲੌਕਿਕ ਪ੍ਰਕਾਸ਼ ਨੂੰ ਅਨੁਭਵ ਕੀਤਾ 
ਜਿਨ੍ਹਾਂ ਵਿਚ ਘੁੜਾਮ ਦੇ ਰਹਿਣ ਵਾਲਾ ਇਕ ਪੀਰ 
ਭੀਖਨਸ਼ਾਹ ਵੀ ਸੀ। ਉਸ ਨੇ ਇਕ ਇਲਹਾਮ ਸੁਣਿਆ ਕਿ 


ਬਾਰੇ ਹਜ਼ਰਤ ਈਸਾ ਨੂੰ 1600 ਸਾਲ ਪਹਿਲਾਂ ਹੀ ਹੋ 
ਕਿਆ ਸੀ ਤੇ ਉਨ੍ਹਾਂ ਨੇ ਅੰਜੀਲ ਵਿਚ ਇਸ ਤਰ੍ਹਾਂ 
ਲਿਖਿਆ ਸੀ ਕਿ ਮੈਂ ਖੁਲ੍ਹੇ ਅਸਮਾਨ ਵਿਚ ਦੇਖਦਾ ਹਾਂ ਕਿ 
ਇਕ ਸਫੇਦ ਘੋੜੇ ਤੇ ਸਵਾਰ ਇਕ ਰੂਹਾਨੀ ਸ਼ਕਤੀ ਆ 
ਰਹੀ ਹੈ, ਉਸ ਦੇ ਸਿਰ ਤੇ ਤਾਜ ਹੈ, ਤੀਰ ਕਮਾਨ 


੧3।10181151631)60£11131.੮0।੧) 


ਪਹਿਨਿਆਂ ਹੋਇਆ ਹੈ, ਸਿਰ ਤੇ ਕਲਗੀ ਹੈ ਅਤੇ ਫਤਿਹ 
ਕਰਦਾ ਹੋਇਆ ਜਾ ਰਿਹਾ ਹੈ। ਉਸ ਨੂੰ ਸੱਚਾ ਪਾਤਸ਼ਾਹ 
ਕਿਹਾ ਕਰਨਗੇ । 

ਪੀਰ ਭੀਖਨ ਸ਼ਾਹ ਮੌਜ਼ਲੋ ਮੰਜ਼ਲ ਪਟਨੇ ਪਹੁੰਚ ਗਿਆ 
ਤੇ ਮਨ ਵਿਚ ਇਹ ਫੁਰਨਾ ਸੀ ਕਿ ਮੈਂ ਵੇਖਾਂ ਕਿ ਇਹ 
ਜਾਂ ਇਸਲਾਮ ਵਾਲਿਆਂ ਦਾ 


ਵਿ 


ਕਹਿਣ ਲੱਗੇ, “ਓ ਅੱਲਾ ਪਾਕ ਤੂੰ ਧੈਨ ਹੈਂ” ਇਹ ਪੈਰੀਬਰ 
ਸਭ ਦਾ ਸਹਾਈ ਹੋਵੇਗਾ। 
ਦਸ਼ਮੇਸ਼ ਪਿਤਾ ਜੀ ਦੇ ਬਚਪਨ ਦੇ ਕੌਤਕ ਨਿਰਾਲੇ 


ਵਿਚ ਆਇਆ ਕਿ ਜੇਕਰ ਸੱਚਮੁਚ ਇਹ ਗੋਬਿੰਦ ਹਨ ਤਾਂ 
ਮੈਨੂੰ ਸ੍ਰੀ ਰਾਮ ਚੰਦਰ ਦੇ ਰੂਪ ਵਿਚ ਦਰਸ਼ਨ ਦੇਣ ਤਾਂ ਮੈਂ 


ਬ੍ਰਾਹਮਣ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਆਪ 


%। 53੧0੫ 18£[। 5।੧੬। .। ੬00) 


13 


ਕਰਕੇ ਗੁਰੂ ਮਹਾਰਾਜ ਪ੍ਰਸੈਨ ਹੋਏ ਤੇ ਸ਼ਹੀਦੀ ਲਈ ਚਾਲੇ 
ਪਾ ਦਿਤੇ ਤੇ ਦਿਲੀ ਵਿਚ ਚਾਂਦਨੀ ਚੌਕ ਵਿਖੇ ਆਪਣੇ 
ਸੀਸ ਦਾ ਬਲੀਦਾਨ ਦਿਤਾ । 
ਤਿਲਕ ਜੰਵ ਰਾਖਾ ਪ੍ਰਭਾ ਤਾਕਾ / 
ਕੀਨੇ ਬਡੋ ਕਲੂ ਮਹਿ ਸ਼ਾਕਾ/ 
(ਬਚਿਤ੍ਰ ਨਾਟਕ ਪ ੧੦ ਚੋਂ) 


ਮੂਰਤ ਸਨ ਤੇ ਚੇਹਰੇ ਤੇ ਨੂਰ ਡੁੱਲ੍ਹ ਡੁੱਲ੍ਹ ਪੈਂਦਾ ਸੀ। ਆਪ 
ਜੀ ਨੇ ਜਿਤਨੇ ਵੀ ਯੁੱਧ ਜੋਗ ਕੀਤੇ, ਸਭ ਧਰਮ ਦੀ 
ਰੱਖਿਆ ਵਾਸਤੇ ਹੀ ਸਨ। ਆਪ ਨੇ ਕਦੇ ਵੀ ਕਿਸੇ ਤੇ 
ਆਕ੍ਮਣ ਨਹੀਂ ਕੀਤਾ ਤੇ ਨਾ ਹੀ ਕਿਸੇ ਦੀ ਇਕ ਇਚ 
ਜ਼ਮੀਨ ਤੇ ਕਬਜ਼ਾ ਕੀਤਾ ਸੀ। ਆਪ ਨੇ ਤਾਂ ਕੇਵਲ 
ਜਾਬਰਾਂ ਤੇ ਧਰਮਹੀਣ ਸ਼ਾਸ਼ਕਾਂ ਨੂੰ ਹੀ ਸਬਕ ਸਿਖਾਇਆ 
ਅਤੇ ਸਭ ਨੂੰ ਅਣਖ ਨਾਲ ਜਿਊਣ ਦਾ ਰਾਹ ਦਿਖਾਇਆ। 
ਜਿਥੇ ਹਿੰਦੂ ਆਪ ਨੂੰ ਆਪਣਾ ਗੁਰੂ ਮੰਨਦੇ ਸਨ ਤੇ ਆਦਰ 
ਕਰਦੇ ਸਨ, ਉਥੇ ਇਸਲਾਮ ਨੂੰ ਮੰਨਣ ਵਾਲੇ ਵੀ ਆਪ 
ਨੂੰ ਪੀਰ ਸਮਝਦੇ ਸਨ। ਇਸੇ ਕਰਕੇ ਆਪ ਦੇ ਮਨ ਅੰਦਰ 
ਕਿਸੇ ਮਜ਼ਹਬ ਲਈ ਵਿਤਕਰਾ ਨਹੀਂ ਸੀ। ਜਿਥੇ ਭਾਈ ਨੰਦ 
ਲਾਲ ਜੀ ਵਰਗੇ ਆਪ ਦੇ ਬਵੌਜਾ ਕਵੀਆਂ ਦੀ ਸ਼ਾਨ 
ਸਨ, ਉਥੇ ਪੀਰ ਬੁੱਧੂ ਸ਼ਾਹ ਵਰਗੇ ਆਪ ਨੂੰ ਪਿਆਰ ਕਰਨ 
ਤੇ ਆਪਾ ਵਾਰਨ ਵਾਲੇ ਵੀ ਸਨ ਜਿਨ੍ਹਾਂ ਨੇ ਭੋਗਾਣੀ ਦੇ 
ਯੁਧ ਵਿਚ ਆਪਣੇ ਦੋ ਪੁਤਰ ਤੇ 500 ਮੁਰੀਦ ਸ਼ਹੀਦ 
ਕਰਵਾ ਦਿਤੇ ਸੀ। ਇਕ ਦਿਨ ਦਸ਼ਮੇਸ਼ ਪਿਤਾ ਜੀ ਕੇਸਾਂ 
ਨੂੰ ਕੰਘਾ ਕਰ ਰਹੇ ਸੀ। ਪੀਰ ਜੀ ਹੱਥ ਜੋੜ ਕੇ ਕਹਿਣ 
ਲੱਗੇ, ਮਹਾਰਾਜ ਜੀ! ਜੇ ਤਰੁਠੇ ਹੋ ਤਾਂ ਇਹ ਆਪਣਾ 
ਕੰਘਾ ਸਣੇ ਕੇਸੀਂ ਬਖਸ਼ਸ਼ ਕਰ ਦਿਓ । ਜਦੋ ਅਨੰਦਪੁਰ 
ਸਾਹਿਬ ਨੂੰ ਔਰੈਗਜ਼ੇਬ ਦੀ ਕਈ ਲੱਖ ਫੌਜ ਨੇ ਘੇਰਾ ਪਾ 
ਲਿਆ ਤਾਂ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ ਤੇ` ਸ਼ਾਹੀ 
ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਸਿਠਿਆ 


“ਆਤਮ ਮਾਰਗ, ਦਸੈਬਰ, 2002 


੧3।101181151631)60£11131.੮0।੧) 


ਕਿਉਂਕਿ ਇਸ ਦਾ ਵਾਸਤਾ ਪਾਇਆ ਜਾ ਰਿਹਾ ਸੀ। 

ਆਪ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ, ਆਪ ਦੇ 

ਲਈ ਮਸਜਿਦ ਤੇ ਮੰਦਰ ਵਿਚ ਕੋਈ ਫਰਕ ਨਹੀਂ ਸੀ। 
ਦੇਹਰਾ ਮਸੀਤ ਸੋਈ ਪੂਜਾ ਅੰ ਨਿਵਾਜ ਓਈਂ, 
ਮਾਨਸ ਸਬੈ ਏਕ' ਪੈ ਅਨੇਕ ਕੇ ਭੁਮਾਉਂ ਹੈ 

(ਅਕਾਲ ਉਸਤਤਿ) 

ਇਸ ਲਈ ਆਪ ਨੇ ਕਿਲਾ ਖਾਲੀ ਕਰ ਦਿਤਾ। ਅਜੇ 

ਥੋੜ੍ਹੀ ਦੂਰ ਹੀ ਫੌਜਾਂ ਗਈਆਂ ਸਨ ਕਿ ਦੁਸ਼ਮਨਾਂ ਨੇ 


ਸ਼ਹੀਦ ਹੋਏ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਸਰਹੈਦ 


ਜ਼ਖਮੀ ਸਨ ਪਰੈਤੁ ਉਥੇ ਵੀ ਆਪ ਨੇ ਵਾਹਿਗੁਰੁ ਦੀ 
ਰਜ਼ਾਅ ਵਿਚ ਰਹਿ ਕੇ ਪਿਆਰੇ ਦਾ ਸ਼ੁਕਰ ਕੀਤਾ ਕਿਉਂਕਿ 
ਆਪ ਤਾਂ ਸੈਸਾਰ ਉਤੇ ਬਚਿਤਰ ਨਾਟਕ ਕਰਨ ਆਏ ਸਨ। 
ਜੇ ਆਪ ਸ਼ਕਤੀ ਵਰਤਣੀ ਚਾਹੁੰਦੇ ਤਾਂ ਇਕ ਅੱਖ ਦੇ 
ਫੁਲਕਾਰੇ ਵਿਚ ਸਭ ਨੂੰ ਮਲੀਆਮੇਟ ਕਰ ਸਕਦੇ ਸਨ ਪਰੰਤੂ 
ਆਪ ਨੇ ਉਥੇ ਵੀ ਇਹੋ ਉਚਾਰਨ ਕੀਤਾ- 
ਮਿਤ੍ਰ ਪਿਆਰੇ ਨੂੰ ਹਾਲ ਮਗੰਦਾਂ ਦਾ ਕਹਣਾ4 
(ਖਿਆਲ ਪਾਤਿਸ਼ਾਹੀ ੧੦, 640) 
ਇਥੇ ਇਸਲਾਮ ਨੁੰ ਮੰਨਣ ਵਾਲੇ ਦੋ ਭਰਾ ਗਨੀ ਖਾਂ ਤੇ 
ਨਬੀ ਖਾਂ ਨੇ ਆਪ ਦੀ ਸੇਵਾ ਕੀਤੀ ਤੇ ਉਸ ਇਲਾਕੇ ਦੇ 


ਆਏ ਸਨ, ਉਨ੍ਹਾਂ ਨੇ ਮੁਕਤਸਰ ਵਿਖੇ ਯੁੱਧ ਵਿਚ ਸ਼ਹੀਦੀਆਂ 
ਪਾਈਆਂ ਤੇ ਆਪ ਨੇ ਬੇਦਾਵਾ ਪਾੜ ਕੇ ਮਾਲਵੇ ਦੀ ਟੁਟੀ 
ਰੀਢੀ। ਸੋ ਆਪ ਐਸੇ ਦਿਆਲੂ ਕ੍ਰਿਪਾਲੂ ਸਨ। 


%। 5320੫ 18£[। 5।੧੬। .। ੬00) 


ਵੀ ਹੈ? ਉਹ ਕਹਿਣ ਲੱਗੇ ਕਿ ਗੁਰੂ ਘਰ ਦੇ ਤਾਂ ਕੁਤਿਆਂ 
ਵਿਚ ਵੀ ਸ਼ਕਤੀ ਹੁੰਦੀ ਹੈ। ਉਥੇ ਇਕ ਕੁੱਤਾ ਲਿਆਂਦਾ 
ਗਿਆ, ਉਹ ਬੋਲਣ ਲੱਗ ਪਿਆ ਤੇ ਔਰੈਗਜ਼ੇਬ ਨੂੰ 
ਬੰਦਿਆਂ ਵਾਂਗ ਬੋਲ ਕੇ ਕਹਿਣ ਲੱਗ ਪਿਆ ਕਿ ਤੂੰ ਵੀ 
ਸਾਡੇ ਵਰਗਾ ਹੀ ਹੈਂ, ਕੁੱਤਿਆਂ ਵਾਲੇ ਕੈਮ ਕਰਦਾ ਹੈਂ। ਉਹ 
ਬੜਾ ਸ਼ਰਮਿੰਦਾ ਹੋਇਆ। ਔਰਗਜ਼ੇਬ ਨੂੰ ਅਹਿਸਾਸ ਹੋਇਆ 
ਕਿ ਮੈਂ ਜੋ ਕੁਝ ਵੀ ਕੀਤਾ ਹੈ, ਗਲਤ ਕੀਤਾ ਹੈ ਪਰ ਹੁਣ 
ਉਹ ਬੁੱਢਾ ਹੋ ਚੁਕਿਆ ਸੀ। ਉਹ ਗੁਰੂ ਮਹਾਰਾਜ ਦੇ ਦਰਸ਼ਨ 
ਕਰਨਾ ਚਾਹੁੰਦਾ ਸੀ। ਉਸ ਨੇ ਹੁਕਮਨਾਮੇ ਭਿਜਵਾ ਦਿਤੇ 
ਕਿ ਗੁਰੂ ਸਾਹਿਬ ਜਿਥੇ ਮਰਜ਼ੀ ਜਾਣ, ਉਨ੍ਹਾਂ ਨੂੰ ਕੋਈ ਨਾ 
ਰੋਕੇ ਤੇ ਹਰ ਕੋਈ ਸਤਿਕਾਰ ਕਰੇ । ਗੁਰੂ ਗੋਬਿਦ ਸਿੰਘ ਜੀ 
ਮਹਾਰਾਜ ਨਿਰਵੈਰ ਤੇ ਨਿਰਾਲੇ ਸਤਿਗੁਰੂ ਜੀ ਸਨ । 
ਔਰੈਗਜ਼ੇਬ ਦੇ ਇਨਾਂ ਕੁਝ ਕਰਨ ਦੇ ਬਾਵਜ਼ੂਦ ਵੀ ਆਪ 
ਨੇ ਮਨ ਤੇ ਕੋਈ ਗੱਲ ਨਹੀਂ ਲਿਆਂਦੀ ਤੇ ਬਹਾਦਰ ਸ਼ਾਹ 
ਦੀ ਮੱਦਦ ਕਰਕੇ ਉਸ ਨੂੰ ਦਿੱਲੀ ਦਾ ਤਖਤ ਦਿਵਾ ਦਿਤਾ । 

ਫੇਰ ਆਪ ਜੀ ਨੰਦੇੜ, ਦੱਖਣ ਵਿਚ ਪਹੁੰਚ ਗਏ । ਉਥੇ 
ਬਦਾ ਸਿੰਘ ਬਹਾਦਰ ਨੂੰ ਸਿੰਘ ਸਜਾ ਕੇ ਪੰਜਾਬ ਭੇਜਿਆ 
ਜਿਸ ਨੇ ਸਰਹੈਦ ਦੀ ਇੱਟ ਨਾਲ ਇੱਟ ਖੜਕਾ ਕੇ ਦੁਸ਼ਮਨਾਂ 
ਤੋਂ ਬਦਲੇ ਲਏ ਤੇ ਉਨ੍ਹਾਂ ਦੇ ਕੀਤੇ ਦੀ ਸਜ਼ਾ ਦਿਤੀ। ਇਥੇ 
ਹੀ ਆਪ ਜੀ ਨੇ ਆਪਣਾ ਅੰਤਮ ਕੌਤਕ ਰਚਾਇਆ। 
ਵਜ਼ੀਰ ਖਾਨ ਨੇ ਦੋ ਪਠਾਨ ਭਰਾਵਾਂ ਨੂੰ ਇਥੇ ਭੇਜਿਆ 
ਹੋਇਆ ਸੀ ਤੇ ਕਿਹਾ ਹੋਇਆ ਸੀ ਕਿ ਮੌਕਾ ਪਾ ਕੇ ਵਾਰ 
ਕਰ ਕੇ ਗੁਰੂ ਸਾਹਿਬ ਦਾ ਬੱਧ ਕਰ ਦੇਣਾ। ਇਕ ਦਿਨ ਗੁਰੂ 
ਸਾਹਿਬ ਆਪਣੇ ਤੌਬੂ ਵਿਚ ਇਕੱਲੇ ਸੀ, ਕੋਈ ਪਹਿਰੇਦਾਰ 
ਨੌੜੇ ਨਹੀਂ ਸੀ, ਇਨ੍ਹਾਂ ਨੇ ਮੌਕਾ ਪਾ ਕੇ ਸੁੱਤੇ ਪਏ ਸਤਿਗੁਰਾਂ 
ਤੇ ਵਾਰ ਕੀਤਾ ਪਰੈਤੂ ਗੁਰੂ ਮਹਾਰਾਜ ਜੀ ਨੇ ਦੋਵਾਂ ਦਾ 
ਕੌਮ ਤਮਾਮ ਕੀਤਾ। ਛੁਰੇ ਦਾ ਜਖਮ ਛਾਤੀ ਵਿਚ ਗਹਿਰਾ 
ਸੀ। ਇਲਾਜ ਕੀਤਾ ਗਿਆ, ਜਖਮ ਠੀਕ ਹੋ ਗਿਆ। 
ਇਕ ਦਿਨ ਕੋਈ ਕਾਰੀਗਰ ਗੁਰੁ ਮਹਾਰਾਜ ਜੀ ਨੂੰ ਤੀਰ 
ਕਮਾਨ ਭੇਟ ਕਰਨ ਆਇਆ ਤਾਂ ਉਥੇ ਬੈਠੇ ਹੋਏ ਕਿਸੇ ਰਾਜੇ 
ਨੇ ਕਿਹਾ ਜੋ ਦਰਸ਼ਨ ਕਰਨ ਆਇਆ ਸੀ ਕਿ ਇਸ ਦਾ 
ਚਿਲਾ ਤਾਂ ਹੁਣ ਕੋਈ ਚੜ੍ਹਾ ਨਹੀਂ ਸਕਦਾ । ਗੁਰੂ ਮਹਾਰਾਜ 
ਜੀ ਨੇ ਉਸੇ ਵੇਲੇ ਕਮਾਨ ਮੰਗਵਾਇਆ ਤੇ ਚਿਲਾ ਚਾੜ੍ਹ 
ਦਿੱਤਾ। ਜ਼ੋਰ ਲੱਗਣ ਨਾਲ ਛਾਤੀ ਦਾ ਜ਼ਖ਼ਮ ਫਟ ਗਿਆ 
ਤੇ ਮਹਾਰਾਜ ਜੀ ਨੇ ਸਿੰਘਾਂ ਨੂੰ ਕਿਹਾ ਕਿ ਹੁਣ ਅਸੀਂ 
ਜਾਣਾ ਹੈ। ਸਿੰਘਾਂ ਨੇ ਵੈਰਾਗ ਕੀਤਾ। ਮਹਾਰਾਜ ਜੀ ਤੰਬੂ 
ਤੋਂ ਬਾਹਰ ਆਏ। ਭਾਈ ਸੈਤੋਖ ਸਿੰਘ ਜੀ ਨੇ ਲੱਤਾਂ ਨੂੰ 
ਜੱਫਾ ਮਾਰਨਾ ਚਾਹਿਆ ਕਿ ਹੁਣ ਮਹਾਰਾਜ ਜੀ ਨੂੰ ਅੰਦਰ 
ਚਿਖਾ ਵਾਲੇ ਤੋਬੂ 'ਚ ਨਹੀਂ ਜਾਣ ਦੇਣਾ ਪਰ ਉਹ ਹੈਰਾਨ 
ਹੋ ਗਿਆ ਕਿ ਹੱਥ ਛਾਤੀ ਨਾਲ ਲੱਗ ਗਏ, ਗੁਰੂ ਮਹਾਰਾਜ 
ਜੀ ਨੂੰ ਫੜ ਨਹੀਂ ਸਕਿਆ। ਮਹਾਰਾਜ ਕਹਿਣ ਲੱਗੇ ਕਿ 


੧3।10181151631)60£11131.੮0।੧) 


ਹੁਣ ਅਸੀਂ ਇਸ ਸਰੀਰ ਨਾਲ ਆਪਣੇ ਖਾਲਸੇ ਵਿਚ 
ਵਿਚਰਿਆ ਕਰਾਂਗੇ, ਮੈਂ ਹਰ ਵੇਲੇ ਤੁਹਾਡੇ ਕੋਲ ਹੀ ਹਾਂ; 
ਜਦੋਂ ਯਾਦ ਕਰੋਗੇ, ਤੁਹਾਡੀ ਸਹਾਇਤਾ ਕਰਾਂਗਾ ਕਿਉਂਕਿ- 

ਪੰਥ ਖਾਲਸ਼ਾ ਥੋਤੀੰ ਮੇਗੀ॥ 

ਕਰਹੂੰ` ਸ਼ਭਾਲ ਸੈ ਤਿਸ਼ ਕੇਗੀ/ 

ਤੁਸੀਂ ਆਪਣੀ ਰਹਿਤ ਵਿਚ ਪੂਰੇ ਰਹਿਣਾ। ਆਤਮ 
ਰਸ ਨੂੰ ਨਹੀਂ ਭੁਲਣਾ ਅਤੇ ਆਪਣਾ ਨਿਆਰਾਪਨ ਨਹੀਂ 
ਛੱਡਣਾ ਤੇ ਤੁਸੀਂ ਇਨ੍ਹਾਂ ਰਹਿਤਾਂ ਨੂੰ ਵਿਸਾਰਨਾ ਨਹੀਂ। 

ਜਬ ਲਗ ਖਾਲਸ਼ਾ ਰਹੇ ਨਿਆਰਾ॥ 

ਤਬ ਲਗ ਤੇਜ ਦੀਉਂ ਮੈ' ਸਾਰਾ॥ 

(ਸਰਬ ਲੌਹ ਗ੍ਰੰਥ 'ਚੋਂ) 

ਇਸ ਤਰ੍ਹਾਂ ਦਾ ਉਪਦੇਸ਼ ਦਿੰਦੇ ਹੋਏ ਮਹਾਰਾਜ ਤੰਬੂ 
ਵਿਚ ਚਲੇ ਗਏ। ਮਨਮਾੜ ਦੇ ਕਿਲੇ ਵਿਚ ਦੋ ਰਾਜੇ ਬਾਲਾ 
ਰਾਉ ਤੇ ਉਸ ਦਾ ਭਰਾ ਕੈਦ ਸਨ। ਉਨ੍ਹਾਂ ਨੇ ਅਰਦਾਸ 
ਕੀਤੀ ਤਾਂ ਮਹਾਰਾਜ ਜੀ ਉਥੇ ਸਣੇ ਘੋੜੇ ਉਤਰੇ ਤੇ ਦੋਵਾਂ 
ਭਰਾਵਾਂ ਨੂੰ ਕਿਲੇ ਤੋਂ ਆਜ਼ਾਦ ਕਰਵਾਇਆ। ਉਹ ਦੋਵੇਂ 
ਭਰਾ ਨੰਦੇੜ ਪਹੁੰਚੇ ਤੇ ਸੈਗਤਾਂ ਨੁੰ ਦੱਸਿਆ ਕਿ ਗੁਰੁ 
ਸਾਹਿਬ ਨੇ ਤਾਂ ਸਾਨੂੰ ਕਿਲੇ ਵਿਚੋਂ ਆਜ਼ਾਦ ਕਰਾਇਆ ਹੈ। 
ਸੋ ਉਹ ਸਤਿਗੁਰੂ ਜੀ ਹਾਜ਼ਰ ਨਾਜ਼ਰ ਹਨ, ਕਿਤੇ ਗਏ 
ਨਹੀਂ, ਉਹ ਸਾਨੂੰ ਹਰ ਪਲ, ਹਰ ਛਿੰਨ ਦੇਖ ਰਹੇ ਹਨ । 


ਜਦੋਂ ਆਪ ਦਾ ਲੈਕਚਰ ਖਤਮ ਹੋਇਆ ਤਾਂ ਰਾਮਾ 


ਕ੍ਰਿਸ਼ਨਾ 

ਉਥੇ ਲੱਗੀ ਹੋਈ ਹੈ। ਇਹ ਵੀ ਕਿਹਾ ਕਿ ਮੈਂ ਅਨੰਦਪੁਰ 
ਸਾਹਿਬ ਦੇ ਦਰਸ਼ਨ ਕਰਨੇ ਹਨ। ਬਾਬਾ ਜੀ ਦੱਸਿਆ ਕਰਦੇ 
ਸੀ ਕਿ ਜਦੋਂ ਉਹ ਅਨੰਦਪੁਰ ਸਾਹਿਬ ਗਿਆ, ਜਿਥੋਂ 
ਗੁਰਦੁਆਰਾ ਸਾਹਿਬ ਦਾ ਕਲਸ਼ ਦਿਖਾਈ ਦਿਤਾ, ੨ ੨੨` 
ਪੈਰੀਂ ਤੁਰ ਕੇ ਗਿਆ। ਡੰਡਵਤ ਕਰਦਾ ਸੀ ਤੇ ਉਥੋਂ ਦੀ 
ਮਿੱਟੀ ਵਿਚ ਲਿਟਦਾ, ਮੂੰਹ ਤੇ ਮਲਦਾ ਸੀ। ਕਹਿੰਦਾ ਸੀ 
ਕਿ ਇਸ ਮਿਟੀ ਵਿਚ ਗੁਰੂ ਗੋਬਿੰਦ ਸਿੰਘ ਦੇ ਘੋੜੇ ਦੀਆਂ 
ਟਾਪਾਂ ਦੀ ਆਵਾਜ਼ ਸੁਣਾਈ ਦਿੰਦੀ ਹੈ, ਇਸ ਵਿਚੋਂ ਸੁਰੀਧੀ 
ਆ ਰਹੀ ਹੈ। ਸੋ ਬਾਬਾ ਜੀ ਦੇ ਇਸ ਲੈਕਚਰ ਨੇ ਉਸ ਨੂੰ 
ਗੁਰੂ ਮਹਾਰਾਜ ਦਾ ਸ਼ਰਧਾਲੂ ਬਣਾ ਦਿਤਾ। 


%। 53੧0੫ 18£[। 5।੧੬। .। ੬00) 


[ਿ 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


“ਆਤਮ ਮਾਰਗ”, ਦਸੈਬਰ , 2002 16 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


17 “ਆਤਮ ਮਾਰਗ, ਦਸੈਬਰ, 2002 


%। 5320੫ 18£[। 5।੧੬। .। ੬00੧ ੧ਿ3।1013।1516।3।$6£111311.੮0।1 


“ਆਤਮ ਮਾਰਗ”, ਦਸੈਬਰ , 2002 18 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


19 “ਆਤਮ ਮਾਰਗ, ਦਸੈਬਰ, 2002 


%। 53੧0੫ 18£[। 5।੧੬। .। ੬00) ੧ਿ3।1013।1516।3।$6£111311.੦0।1੧ 


“ਆਤਮ ਮਾਰਗ”, ਦਸੈਬਰ , 2002 20 


%। 5320੫ 18£[। 5।੧੬। .। ੬00) ੧3।1013।1516।3।$6£111311.੮0।1 


21 “ਆਤਮ ਮਾਰਗ, ਦਸੈਬਰ, 2002 


%। 5320੫ 18£[। 5।੧੬। .। ੬00੧ ੧ਿ3।1013।1516।3।$6£111311.੮0।1 


“ਆਤਮ ਮਾਰਗ”, ਦਸੈਬਰ , 2002 61 


%। 53੧0੫ 18£[। 5।੧੬। .। ੬00) ੧ਿ3।1013।1516।3।$6£111311.੦0।1 


23 “ਆਤਮ ਮਾਰਗ, ਦਸੈਬਰ, 2002 


%। 53੧0੫ 18£[। 5।੧੬। .। ੬00) ੧ਿ3।1013।1516।3।$6£111311.੦0।1 


“ਆਤਮ ਮਾਰਗ”, ਦਸੈਬਰ , 2002 24 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


25 “ਆਤਮ ਮਾਰਗ, ਦਸੈਬਰ, 2002 


%। 53੧0੫ 18£[। 5।੧੬। .। ੬00) ੧ਿ3।1013।1516।3।$6£111311.੦0।1 


“ਆਤਮ ਮਾਰਗ”, ਦਸੈਬਰ , 2002 26 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


27 “ਆਤਮ ਮਾਰਗ, ਦਸੈਬਰ, 2002 


%। 5320੫ 18£[। 5।੧੬। .। ੬00੧ ੧ਿ3।1013।1516।3।$6£111311.੮0।1 


“ਆਤਮ ਮਾਰਗ”, ਦਸੈਬਰ , 2002 28 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


29 “ਆਤਮ ਮਾਰਗ, ਦਸੈਬਰ, 2002 


%। 5320੫ 18£[। 5।੧੬। .। ੬00੧ ੧ਿ3।1013।1516।3।$6£111311.੮0।1 


“ਆਤਮ ਮਾਰਗ”, ਦਸੈਬਰ , 2002 30 


%। 5320੫ 18£[। 5।੧੬। .। ੬00) ੧ਿ3।1013।1516।3।$6£111311.੮0।1 


31 “ਆਤਮ ਮਾਰਗ, ਦਸੈਬਰ, 2002 


%। 53੧0੫ 18£[। 5।੧੬। .। ੬00) ੧ਿ3।1013।1516।3।$6£111311.੦0।1੧ 


“ਆਤਮ ਮਾਰਗ”, ਦਸੈਬਰ , 2002 93 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


33 “ਆਤਮ ਮਾਰਗ, ਦਸੈਬਰ, 2002 


%। 53੧0੫ 18£[। 5।੧੬। .। ੬00) ੧ਿ3।1013।1516।3।$6£111311.੦0।1 


“ਆਤਮ ਮਾਰਗ”, ਦਸੈਬਰ , 2002 34 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


35 “ਆਤਮ ਮਾਰਗ, ਦਸੈਬਰ, 2002 


%। 5320੫ 18£[। 5।੧੬। .। ੬00੧ ੧ਿ3।1013।1516।3।$6£111311.੮0।1 


“ਆਤਮ ਮਾਰਗ”, ਦਸੈਬਰ , 2002 36 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


37 “ਆਤਮ ਮਾਰਗ, ਦਸੈਬਰ, 2002 


%। 53੧0੫ 18£[। 5।੧੬। .। ੬00) ੧ਿ3।1013।1516।3।$6£111311.੦0।1 


“ਆਤਮ ਮਾਰਗ”, ਦਸੈਬਰ , 2002 38 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


39 “ਆਤਮ ਮਾਰਗ, ਦਸੈਬਰ, 2002 


%। 53੧0੫ 18£[। 5।੧੬। .। ੬00) ੧ਿ3।1013।1516।3।$6£111311.੦0।1੧ 


“ਆਤਮ ਮਾਰਗ”, ਦਸੈਬਰ , 2002 40 


%। 5320੫ 18£[। 51੧੬। .। ੬00) ੧ਿ3।1013।1516।3।$6£111311.੮0।1 


41 “ਆਤਮ ਮਾਰਗ, ਦਸੈਬਰ, 2002 


%। 53੧0੫ 18£[। 5।੧੬। .। ੬00) ੧ਿ3।1013।1516।3।$6£111311.੦0।1੧ 


“ਆਤਮ ਮਾਰਗ”, ਦਸੈਬਰ , 2002 42 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


43 “ਆਤਮ ਮਾਰਗ, ਦਸੈਬਰ, 2002 


%। 5320੫ 18£[। 5।੧੬। .। ੬00੧ ੧ਿ3।1013।1516।3।$6£111311.੮0।1 


“ਆਤਮ ਮਾਰਗ”, ਦਸੈਬਰ , 2002 44 


%। 5320੫ 18£[। 51੧੬। .। ੬00) ੧ਿ3।1013।1516।3।$6£111311.੦0।1 


45 “ਆਤਮ ਮਾਰਗ, ਦਸੈਬਰ, 2002 


%। 5320੫ 18£[। 5।੧੬। .। ੬00੧ ੧ਿ3।1013।1516।3।$6£111311.੮0।1 


ਰਸਤਾ ਬੜਾ ਹੀ ਰਮਣੀਕ ਸੁੰਦਰ ਕੁਦਰਤੀ 
ਨਜ਼ਾਰਿਆਂ ਵਾਲਾ ਸੀ। ਚਾਰ ਚੌਫੇਰੇ ਕੌਸਾਂ ਤਕ ਚਾਲੀ 


ਅਸੀਂ ਉਸਨੂੰ ਸਦ ਬੁਲਾਇਆ। ਦੇਖੀਏ ਤਾਂ ਬੜਾ ਸਾਹਿਬ 
ਗੋਰਾ ਸ਼ੋਹ ਪਰ ਪੁੱਠੀ ਟੋਪੀ ਵਾਲਾ ਪੰਜਾਬੀ ਹੈ। ਪਿਛੋਂ ਪੁਛਣ 
ਤੇ ਪਤਾ ਲੱਗਾ ਕਿ ਇਹ ਦੇਸੀ ਸਾਹਿਬ ਜੇਲ੍ਹਾਂ ਦਾ 
ਇਨਸਪੈਕਟਰ ਜਨਰਲ ਹੈ ਅਤੇ ਇਸ ਦਾ ਨਾਂ ਬਾਵਾ 
ਜੀਵਨ ਸਿੰਘ ਹੈ ਜੋ ਵਲਾਇਤ ਜਾ ਕੇ ਮੂੰਹ ਸਿਰ ਮੁਨਾ 
ਕੇ ਬਿਗੜ ਪੰਥੀ ਹੋ ਗਿਆ ਹੈ। ਸਾਰਾ ਅਖਤਿਆਰ ਤੇ 


ਇਸ ਨੇ ਹਾਮੀ ਭਰੀ ਕਿ ਪੰਜਾਬੀ ਸਿੱਖ ਪੁਲੀਟੀਕਲਾਂ ਨੂੰ 
ਮੈ ਸਾਂਡੂੰਗਾ। ਪੁੰਤੂ ਇਸ ਸ਼ਰਤ ਉਤੇ ਕਿ ਪੰਜਾਬ 
ਗਵਰਨਮਿੰਟ ਉਹਨੂੰ ਪੂਰੇ ਪੁਲੀਟੀਕਲ ਹਕੂਕ ਵਾਲੇ ਖਰਚ 
ਅਖਰਾਜਾਤ ਦੇਣ ਦਾ ਜਿੰਮਾਂ ਲਵੇ। ਪੰਜਾਬ ਗਵਰਨਮਿੰਟ 
ਨੇ ਬਾਵਾ ਜੀਵਨ ਸਿੰਘ ਦੀਆਂ ਸਭ ਸ਼ਰਤਾਂ ਮੰਨੀਆਂ ਅਤੇ 
ਦੋ ਰੁਪਏ ਰੋਜ਼ ਫੀ ਆਦਮੀ ਖਰਚਾ ਦੇਣਾ ਕਬੂਲ ਕੀਤਾ । 
ਇਸ ਤਰ੍ਹਾਂ ਸਾਨੂੰ ਹਜ਼ਾਰੀ ਬਾਗ ਭੇਗਣ ਦੀ ਸਕੀਮ ਬੱਝੀ। 
ਚਾਹੇ ਪੁਲਿਸੀ ਜਰਨੈਲ ਆਦਿਕ ਹੋਰ ਬੜੇ ਬੜੇ ਅਫਸਰ ਭੀ 
ਅਸਾਡੇ ਨਾਲ ਹੈਸਨ, ਪੁੰਤੂ ਪੁੱਛਗਿੱਛ ਇਤਜ਼ਾਮੀ 
ਅਖਤਿਆਰ ਸਾਰਾ ਬਾਵੇ ਦਾ ਹੀ ਸੀ। 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਸਮਇਝਆ ਕਿ ਕੋਈ ਯੂਰਪੀਨ ਗੋਰਾ ਅਫਸਰ ਹੀ ਹੈ। 
ਅੰਗਰੇਜ਼ੀ ਵਿਚ ਗਿਟ ਮਿਟ ਕਰ ਕੇ ਮੈਂ ਉਸ ਨੂੰ ਪੁਛਿਆ 
ਕਿ ਸਭ ਸਿੰਘ ਸ਼ੱਰਾ ਛੱਡਣ ਤੋਂ ਤੌਗ ਬੈਠੇ ਹਨ। ਤਾਂ ਓਸਾ 


ਗਿਆ ਕਿ ਤਦ ਤਕ ਬੜਾ ਜ਼ੁਲਮ ਹੈ। ਉਸ ਆਖਿਆ, 
ਜ਼ੁਲਮ ਨਹੀਂ ਇਹ ਇੰਤਜ਼ਾਮ ਹੈ। ਮੈਂ ਆਖਿਆ, ਇੰਤਜ਼ਾਮ 
ਨਹੀਂ ਇਹ _ਇੰਡਕਾਮ ਹੈ। ਨਾਲੇ ਬੜੀ ਭਾਰੀ ਤੁਹਾਡੀ 


ਆਉਂਦੇ ਹੀ ਮੈਨੂੰ ਮੁਖਾਤਬ ਹੋ ਕੇ ਕਿਹਾ ਕਿ ਅਬ ਜ਼ੁਲਮ 
ਨਹੀਂ ਹੋਵੇਗਾ। ਖਾਤਰ ਜਮਈ ਰੱਖੋ । ਚਲੋਂ ! ਪਹਿਲਾਂ ਪਿਸ਼ਾਬ 
ਕਰੋ। ਉਹ ਬੜਾ ਨਾਦਮ ਅਤੇ ਸ਼ਰਮਿੰਦਾ ਹੋਇ ਪ੍ਰਤੀਤ 
ਹੁੰਦਾ ਸੀ ਅਤੇ ਸਾਨੂੰ ਭੀ ਇਹ ਪਤਾ ਕਰਕੇ ਕਿ ਉਹ 
ਸਾਡਾ ਪੰਜਾਬੀ ਭਰਾ ਹੀ ਹੈ, ਉਸ ਦਾ ਕੁਛ ਲਿਹਾਜ਼ ਹੀ 
ਕਰਨਾ ਬਣਿਆ। ਜਾਂਦਿਆਂ ਨੂੰ ਸਭ ਸਾਮਾਨ ਤਿਆਰ, 
ਅੱਡੋ ਅਡੀ ਕੋਠੜੀਆਂ ਵਿਚ ਜਲ ਦੀਆਂ ਬਾਲਟੀਆਂ 
ਇਸ਼ਨਾਨ ਲਈ ਭਰੀਆਂ ਪਈਆਂ ਅਤੇ ਦੋ ਦੋ ਜੇਲ੍ਹ ਪੁਸ਼ਾਕਾਂ 
ਕੋਰੀਆਂ ਅਤੇ ਨਵੀਆਂ ਨੁੱਕ ਸਭ ਦੀਆਂ ਸੀਟਾਂ ਉਤੇ 
ਧਰੀਆਂ ਪਈਆਂ। ਇਕ ਇਕ ਪਰਨਾ ਭੀ ਕਛਹਿਰੇ 
ਬਦਲਣ ਨੰ ਧਰਿਆ ਪਿਆ। ਸਰਬ ਲੋਹ ਦੇ ਬਾਟੇ ਥਾਲੀਆਂ 
ਅਤੇ ਇਕ ਇਕ ਕੋਰੀ ਸੁਰਾਹੀ ਜਲ ਭਰਨ ਲਈ ਸਭ ਦੀ 
ਕੋਠੀ ਵਿਚ ਮਉਜੂਦ ਪਈ। ਸੋਲਾਂ ਕੋਠੀਆਂ ਦੇ ਤਿੰਨ 
ਬਲਾਕ ਅੱਗੜ ਪਿੱਛੜ ਲਾਗੋ ਲਾਗੀ ਸਨ। ਤੇਹਾਂ ਵਿਚ 


੧3।10181151631)60£11131.੮0।੧) 


ਹੀ ਸਾਨੂੰ ਵੰਡਿਆ ਗਿਆ। 

ਹਜ਼ਾਰੀ ਬਾਗ ਆਉਣ ਸਾਰ ਹੀ ਰੁੱਤ ਹੋਰ ਦੀ ਹੋਰ 
ਹੋ ਗਈ। ਮਾਨੋ ਸਾਨੂੰ ਭਖਦੇ ਭੱਠਾਂ ਵਿਚੋਂ ਕੱਢ ਕੇ ਠੰਡੇ 
ਠਾਰ ਬਰਫਾਨੀ ਗੁਫਿਆਂ ਵਿਚ ਬਣਿਆ ਹੋਇਆ ਹੈ। ਉਚੇ 
ਪਹਾੜੀ ਟਿੱਲੇ ਨੂੰ ਅਸਾਡੇ ਵਾਸਤੇ ਸ਼ਿਮਲਾ ਬਣਿਆ 
ਹੋਇਆ ਹੈ। ਉਚੇ ਪਹਾੜੀ ਟਿੱਲੇ ਨੂੰ ਕੱਟ ਕੇ ਬਣੇ ਹੋਏ 


ਅਤੇ ਅਜੇਹੀ ਝੜੀ ਲੱਗੀ ਕਿ ਮੁੜ ਮਹੀਨਿਆਂ ਬੱਧੀ ਮੀਂਹ 
ਥੋਮਿਆ ਹੀ ਨਹੀਂ। ਹਰ ਦਮ ਖਿਨ ਖਿਨਾਂਤ ਅਤੇ ਦਿਨ 
ਰਾਤ ਨਿੰਮੀ ਨਿੰਮੀ (ਮਿੰਨੀ ਮਿੰਨੀ) ਪੁਹਾਰ ਪੈਂਦੀ ਰਹੇ। 
ਬਿਹਾਰ ਦੇ ਵਸਨੀਕ ਆਖਣ ਕਿ ਅਜੇਹੀ ਬਰਖਾ ਦੀ 


ਬਾਗ ਅੰਦਰ ਹੁਨਾਲ ਵਿਚ ਹੀ ਸਿਆਲ ਬਣਾ ਦਿਤਾ। 
ਉਚੀਆਂ ਕੌਧਾਂ ਉਪਰਦੀ ਥੋੜ੍ਹਾ ਕਿੰਚਤ ਮਾਤਰ ਹੀ ਅਕਾਸ਼ 
ਉਫਕ ਦਾ ਕੁਦਰਤੀ ਨਜ਼ਾਰਾ ਕਾਦਰੀ ਯਾਦ ਦੀਆਂ ਅਗੈਮੀ 
ਕਾਂਗਾਂ ਉਪਜਾਉਣ ਹਿਤ ਸਹਾਈ ਹੋ ਜਾਂਦਾ ਸੀ। ਅਹਿਨਿਸ 
ਲਿਵ ਡੋਰੀ ਹਰਿ ਚਰਨਨ ਸੋਗ ਜੁੜੀ ਹੀ ਰਹੇ। ਨਾਮ 
ਅਭਿਆਸ ਤੋਂ ਸੁਰਤੀ ਬ੍ਰਿਤੀ ਇਕ ਛਿੰਨ ਭੀ ਉਖੜਨੀ ਨਾ 
ਪਾਵੇ। “ਵਾਹ ਕਰਤੇ ਤੇਰੇ ਰੋਗ! ਬਦੀਆਂ ਅੰਦਰ ਬਦਗੀ 
ਕਰਾਉਣ ਦੇ ਭੀ ਤੇਰੇ ਅਨੋਖੇ ਢੋਗ ਹਨ। ਸੱਚ ਹੈ - 
ਅਪੁਨੇ ਸੇਵਕ ਕੀ ਆਪੇ ਰਾਧੈ ਆਧੇ ਨਾਆ ਜਪਾਵੈ 4 


%। 5320੫ 18£[। 5।੧੬। .। ੬00੧ 


47 


ਜਹ ਜਹ ਕਾਜ ,ਕੈਗਤਿ ਸੇਵਕ ਗੰ ਤਹਾ ਤਹਾ ਉਠਿ ਧਾਵੈ / 
ਵਾਹ ਸਾਹਿਬਾ! ਵਾਹ ਸਿਰਜਣਹਾਰ ਕਰਤਾਰ ! 
ਰਾਗ ਆਸ਼ਾ ਮ. ੧ ਛੱਤ ਘਰ ੨ 
ਤੂੰ ਸਭਨੀ ਥਾਈਂ ਜਿਥੈ ਹਉਂ ਜਾਈਂ ਸਾਚਾ ਸ਼ਿਰਜਣਹਾਰ ਜੀਉਂ/ 
ਸਭਨਾ ਕਾ ਦਾਤਾ ਕਰਮ ਬਿਧਾਤਾ ਦੁਖ ਬਿਸ਼ਾਰਣਹਾਰ ਜੀਓ ॥ 
ਦੂਖ ਬਿਹਾਰਣਹਾਰ਼ ਸੁਆਮੀ ਗੀਤਾ ਜਾ ਕਾ ਹੋਵੈ॥ 
ਕਟ ਕੌਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ॥ 
ਹੌਸ ਸਿ ਹੰਸਾ ਥਗ ਸਿ ਥਗਾ ਘਟ ਘਟ ਕਰੇ ਘੰਚਾਰ ਜੀਉ ॥ 
ਤੂੰ ਸਭਨੀ ਥਾਈ` ਜਿਥੈ ਹਉਂ ਜਾਈ ਸ਼ਾਚਾ ਸਿਰਜਣਹਾਰ ਜੀਉ 
ਪੰਨਾ - 436 
ਦੁਖ ਵਿਚ ਸੁਖ ਮਨਾਵਣ ਦੇ ਅਤੇ ਆਪਣੀ ਭਗਤੀ 
ਆਪ ਦ੍ਰੜ੍ਹਾਉਣ ਦੇ ਤੇਰੇ ਨਿਰਾਲੇ ਹੀ ਚੋਜ ਹਨ। ਬਿਖੜੇ 
ਅਸਥਾਨਾਂ ਅੰਦਰ ਭੀ ਆਪਣੀ ਭਗਤੀ ਦੇ ਆਪ ਰੈਗ 
ਚੜ੍ਹਾ ਕੇ ਆਪੇ ਹੀ ਭਾਣੇ ਮਿੱਠੇ ਕਰ ਕੇ ਆਪਣੇ ਜਨਾਂ ਤੋੱ 
ਆਪਣੇ ਦਰ ਦਰ ਦੇ ਭੇਖਾਰੀ ਸੇਵਕਾਂ ਤੋਂ ਆਪ ਹੀ 
ਮਨਵਾਉਂਦਾ ਹੈਂ। ਨਹੀਂ ਤਾਂ ਇਸ ਮਨੁੱਖ ਬਪੜੇ ਦੀ ਕੀ 
ਹੈਸੀਅਤ ਹੈ ਕਿ ਆਪੇ ਭਾਣਾ ਮਿੱਠਾ ਕਰ ਕੇ ਮੰਨ ਸਕੇ। 


ਤੋਰਾ ਭਾਣਾ ਤੂੰਹੈ ਮਨਾਇਹਿ ਜਿਸ਼ ਨੌ ਹੋਰਿ ਦਇਆਲਾ ॥ 
ਸ਼ਾਈਂ ਭਗਤਿ ਜੌ ਤੁਧੁ ਭਾਵੈ ਤੂੰ ਸਰਬ ਜੀਆ ਪ੍ਰਤਿਪਾਲਾ॥ 
ਮਰੇ ਰਾਮ ਰਾਇ ਸੰਤਾ ਟੇਕ ਤਮਾਗਾੀ ॥ 

ਜੌ ਤੁਧੁ ਭਾਵੈ ਸ਼ੋ ਪਰਵਾਣੁ ਮਨਿ ਤਨਿ ਤੂਹੈ ਅਧਾਗੀ॥ 


ਦਿਨ ਰੈਣਿ ਸ਼ਾਸ਼ ਸ਼ਾਸ਼ੈ ਗੁਣ ਗਾਵਾ ਜੇ ਸ਼ਆਮੀ ਤੁਧ ਭਾਵਾ॥ 
ਤਿਹ ਰਿ 
- 747 


ਵਿਚ ਆ ਰਹੇ ਹਨ ਅਤੇ ਸੁਰਤੀ ਸੁਰਤ ਰਲਾ ਰਹੇ ਹਨ। 
ਵਾਹ! ਵਾਹ !! 

ਸ਼ਗੀ ਮ. ੫ ਘ੍ਰ ੭ 
ਮਹਾ ਅਗਨਿ ਤੋੰ ਤਧ ਹਾਥ ਦੇ ਰਾਥੇ ਪਏ ਤੇਗ ਸ਼ਰਣਾਈ / 
ਤੇਰਾ ਮਾਣੂ ਤਾਣੁ ਰੈਦ ਅੰਤਰਿ ਹੋਰ ਦੂਜੀ ਆਸ ਚੁਕਾਈ / 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਮੋਰੇ ਰਾਮ ਰਾਇ ਤੁਧ ਚਿਤਿ ਆਇਐ ਉਬਰੇ / 
ਤੇਗੰ ਟੇਕ ਭਰਵਾਸ਼ਾ ਤੁਮਰਾ ਜਪਿ ਨਾ#' ਤੁਮਾਰਾ ਉਧਰੇ / 
ਅੰਧ ਕੂਪ ਤੇ ਕੰਢੇ ਲੀਏ ਤੁਮ ਆਪਿ ਭਏ ਕਿਰਪਾਲਾ 
ਸ਼ਾਰਿ ਸਮਾਲਿ ਸ਼ਰਬ ਸੁਖ ਦੀਏ ਆਪ ਕਰੇ ਪ੍ਰਤਿਪਾਲਾ 4 
ਆਪਣੀ ਨਦਰਿ ਕਰੇ ਪਰਮੇਸਰ ਬੰਧਨ ਕਾ/ਟਿ ਛਡਾਏ / 
ਆਪਣਾ ਭਗਤਿ ਪ੍ਰਭਾ ਆਪਿ ਕਰਾਈ ਆਪੇ ਸੇਵਾ ਲਾਏ 
ਭਰਮ ਗਇਆ ਤੈ ਮੋਹ ਬਿਨਾਸੇ ਮਿਟਿਆ ਸ਼ਗਲ ।ਵਿਸ਼ਰਾ/ 
ਨਰਸ ਕੀ ਖਬਰ ਪਨ 
- 748 
ਵਾਹੁ! ਵਾਹੁ !! ਆ ਮੁਹਾਰੀਆਂ ਵਿ ਦੀਆਂ 
ਬਲਦ ਹੋ ਗਈਆਂ। ਅਮਰੀ ਵੇਗ ਨੂੰ ਕੌਣ ਥੰਮੇ ? ਜੈਗਲ 
ਵਿਚ ਮੰਗਲ ਬਣ ਗਏ। ਬਦੀ ਖਾਨੇ ਦੀਆਂ ਕਾਲ 
ਕੋਠੜੀਆਂ ਬੰਦਗੀ ਦੇ ਗੁਫੇ ਅਤੇ ਕੀਰਤਨ ਕ੍ਰਿਸ਼ਮੇ ਹਰਿ 
ਬੈਕੁੰਠ ਬੁੰਗੇ ਹੋ ਭਾਸੇ। 
ਸੂਗੀ ਮਹਲਾ ੫ 
ਪਾਰਬ੍ਰਹਮ ਪਰਮੋਸਰ ਸ਼ਤਿਗੁਰ ਆਪੇ ਕਰਣ ਹਾਰਾ / 
ਚਰਣ ਗੂੜਿ ਤੇਗੀ ਸੇਵਕੁ ਆਗੀ ਤੇਰੇ ਦਰਸਨ ਕਉਂ ਬਲਿਹਾਰਾ/ 
ਮੈਰੇ ਰਾਮਰਾਇ ਜਿਉਂ ਰਾਖਹਿ ਤਿਉਂ ਰਹੀਐ 
ਤਧ ਭਾਵੈ ਤਾ ਨਮ ਜਪਾਵਹਿ ਸੁਖ ਤੇਰਾ ਦਿਤਾ ਲਹੀਐ॥ 
ਮੁਕਾਤਿ ਭੁਗਤਿ ਜੁਗਤਿ ਤੋਗੰ ਸੇਵਾ ਜਿਸ ਤੂੰ ਆਪਿ ਕਰਾਇਹਿ।/ 
ਤਹਾ ਬੈਕੰਠ ਜਹ ਕੀਰਤਨ ਤੋਰਾ ਤੁੰ ਆਪੇ ਸ਼ਰਧਾ ਲਾਇਹਿ॥ 
ਸਿਮਰਿ ਸਿਮਰਿ ਸਿਮਰਿ ਨਮ ਜੀਵਾ ਤਨੁ ਮਨ ਹੋਇ ਨਿਹਾਲਾ।। 
ਚਰਣ ਕਮਲ ਤੋਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ॥ 
ਕੁਰਬਾਣੁ ਜਾਈਂ ਉਸ ਵੇਲਾ ਸ਼ਹਾਵੀ ਜਿਤ ਤੁਮਰੈ ਦੁਆਰੈ ਆਇਆ॥ 
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰ ਪੂਰਾ ਪਾਇਆ 
ਪੰਨਾ - 74੭ 
ਅਜਿਹੀ ਬ੍ਰਿਤੀ ਬੇਧਵੀਂ ਧੁੰਨੀ ਉਨਮਨਾਰ ਹੋਈ ਕਿ 
ਸਨਾਟਾ ਛਾ ਗਿਆ। ਹਜ਼ਾਰੀ ਬਾਗ ਜੇਲੂ ਦੇ ਕਮਰਚਾਰੀ 
ਚੱਕਤ ਹੋ ਕੇ ਠਠੰਬਰ ਖੜ੍ਹੇ । ਖ਼ਾਲਸਾ ਆਪਣੀਆਂ ਮਸਤ 
ਮਗਨਾਰੀਆਂ ਵਿਚ ਮਸਤ । 
ਓਧਰ ਹੋਰ ਕੌਠੀਆਂ ਵਾਲਿਆਂ ਨੂੰ ਪ੍ਰਸ਼ਾਦਾ 


ਵਰਤੀਜਣਾ ਸ਼ੁਰ ਹੋ ਗਿਆ। ਦਾਸ ਨੁੰ ਭੀ ਹਲੁਣਿਆਂ 
ਝੁਣਿਆਂ ਅਤੇ ਪ੍ਰਸ਼ਾਦ ਛਕਣ ਲਈ ਸਾਵਧਾਨ ਕੀਤਾ। 
ਦਾਸ ਦੀਆਂ ਭੁੱਖਾਂ ਤਾਂ ਸਭ ਗਵਾਈਆਂ ਗਈਆਂ ਸਨ 
ਅਤੇ ਸਤਿਗੁਰੂ ਨੇ ਪਰਤੱਗਿ' ਦੀ ਪੈਜ ਭੀ ਰੱਖਣੀ ਸੀ। 
ਓਵੇਂ` ਜਿਵੇਂ ਬਿਹਾਰੀ ਬ੍ਰਾਹਮਣਾਂ ਦਾ ਤਿਆਰ ਕੀਤਾ ਭੋਜਨ 
ਵਰਤੀਜਨ ਲਗ ਗਿਆ। ਨਾਨਾ ਪ੍ਰਕਾਰੀ ਭਾਂਤ ਭਾਂਤ ਦੇ 
ਖਾਣੇ ਤਿਆਰ ਹੋਏ। ਕਿਥੇ ਪੰਜਾਬ ਜੇਲ੍ਹਾਂ ਦੇ ਕਚਨਿਕੱਚੇ 
ਛੋਲੇ ਸੂੜ੍ਹਿਆਂ ਦੇ ਭੁੱਸਰੇ ਅਤੇ ਮੋਠ ਰੁਆਂਹੀ ਦਾਲਾਂ ਅਤੇ 
ਕਿਥੇ ਵੈਨ ਸੁਵੈਨੇ ਭਾਜੇ, ਰਾਇਤੇ, ਚਟਣੀਆਂ, ਮਾਂਹ ਮੁਗੀ 
ਦੀਆਂ ਛਮਕਵੀਆਂ (ਤੜਕੇ ਲੱਗੀਆਂ) ਦਾਲਾਂ ਤੇ ਗਰੂੜਾ 
ਖਾਣਾ ਦੁਧ ਸਿਉ ਗਾਡਿ (ਦੁਖ ਚਾਉਲ) ਵਾਲੇ ਲੁਆਜ਼ਮੇ 
ਅਤੇ ਕਣਕ ਦੇ ਫੁਲਕੇ ਵਖਰੇ । ਫੇਰ ਬਣੇ ਬਣਾਤੇ ਬਿਨਾਂ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਮੁਸ਼ਕੱਤ ਘਾਲੇ ਦੇ ਤਿਆਰ ਹੋਏ ਵੇ । ਦੁਰ ਸਫਰ ਪੈਂਡਿਆਂ 
ਦੇ ਥੱਕਿਆਂ ਮਾਂਦਿਆਂ ਅਤੇ ਭੁੱਖਣ ਭਾਣਿਆਂ ਨੂੰ ਇਹ 
ਨਿਆਮਤ ਮਿਲੀ। ਸਭ ਹਾਬੜ ਕੇ ਪਏ। ਰਾਹ ਦੇ ਕੀਤੇ 
ਮਨਸੂਬੇ ਸਭ ਭੁੱਲ ਗਏ। ਸਭ ਨੂੰ ਛਕਣ ਦੀ ਪੈ ਗਈ। 
ਦਾਸ ਨੂੰ ਸ਼ਬਦ ਰਸ ਆਘਾਈ ਬਿਰਤੀ ਵਿਚ ਰੈਚਕ ਮਾਤਰ 
ਭੀ ਭੋਜਨ ਬਿੰਜਨ ਲੁਭਾਇ ਨ ਸਕੇ। ਅੱਕ ਥੱਕ ਕੇ 
ਲੱਗਿਆ ਥਾਲ ਚੁਕ ਕੇ ਲੈ ਗਏ। ਰਾਤ ਵਡੇਰੀ ਹੋ ਗਈ 
ਸੀ, ਏਸ ਕਰਕੇ ਉਸ ਵੇਲੇ ਤਾਂ ਸਭ ਚੁੱਪ ਚਾਂਦ ਹੋ ਗਈ। 
ਰਾਤ ਨੂੰ ਪਹਿਰਿਆਂ ਵਾਲੇ ਘੁੰਮਣ ਅਤੇ ਗਸ਼ਤਾਂ ਵਾਲੇ 
ਗਸ਼ਤਾਂ ਲਾਉਣ। ਐਧਰ ਠੰਢੀਆਂ ਪਉਣਾਂ ਦੇ ਰੁਮਕੇ ਲੱਗੇ 
ਆਉਣ ਅਤੇ ਟੁੰਮਿ ਟੁੰਮਿ ਜਗਾਉਣ। ਹਿਤ ਅਲਸਾਈਆਂ 
ਅੱਖੀਆਂ ਵਾਲਿਆਂ ਨੂੰ ਭਲਾ ਕਉਣ ਥਾਪੜੇ ਦੇਵੇ । ਮਸਾਂ 
ਸ਼ੁਭ ਅਵਸਰ ਲੱਝੇ ਨਾਮ ਰੈਗ ਜੁੱਟਣ ਦੇ ਅਤੇ ਹੱਲੇ ਕਰ 
ਕਰ ਟੁੱਟਣ ਦੇ। ਬਸ ਨਾਮ ਰਸੀਅੜੇ ਤਾਂ ਟੁੱਟ ਜੁੱਟ ਪਏ 
ਨਾਮ ਜਪਣ ਨੂੰ। ਨੈਨ ਨਿੰਦਾਵਲੀਏ ਲੰਮੇ ਪਏ ਘੁਰਾੜੇ 
ਮਾਰਨ। ਚਿੜੀ ਚੁਹਿਕੀ ਪਹੁ ਫੁਟੀ ਤਾਈਂ ਅਨਿਕ ਤ੍ਰੰਗ 
ਨਾਮ ਰੈਗ ਦੇ ਵਗਦੇ ਰਹੇ । 


ਏਤਨੇ ਨੂੰ ਦਿਨ ਚੜ੍ਹਨ ਸਾਰ ਬਿਗਾਨੇ ਪੁਤਰਾਂ ਨੇ 
ਆਣ ਕਿਵਾੜ ਖੋਲ੍ਹਣੇ ਸ਼ੁਰੂ ਕੀਤੇ । ਖੋਲ੍ਹਣ ਤੋਂ ਪਹਿਲਾਂ 
ਬੜਾ ਤਕੜਾ ਬੈਦੋਬਸਤੀ ਅਡੰਬਰ ਖੜ੍ਹਾ ਕੀਤਾ। ਛੱਤਾਂ 
ਉਪਰ ਨੰਗੀਆਂ ਸੈਗੀਨਾਂ ਅਤੇ ਦੁਨਾਲੀਆਂ ਬੰਦੂਕਾਂ ਦੇ 
ਪਹਿਰੇ _ਢਕੋ ਢਕੀ ਖੜ੍ਹੇ ਕੀਤੇ ਗਏ। ਗੋਰਖਿਆਂ ਦੀ 
ਮਿਲਟਰੀ ਪੁਲਿਸ ਦੀਆਂ ਗਾਰਦਾਂ ਖੋਲ੍ਹਣ, ਬਦ ਕਰਨ ਅਤੇ 
ਪਹਿਰਾ ਦੇਣ ਦੀਆਂ ਖਾਸ ਡਿਊਟੀਆਂ ਉਤੇ ਤੱਤਪਰ 
ਕੀਤੀਆਂ ਗਈਆਂ। ਮੂਹਰਲੇ ਪਾਸੇ ਭੀ ਗਾਰਦ ਘੁੰਮੇ ਅਤੇ 
ਪਿਛਲੇ ਪਾਸੇ ਭੀ ਪਹਿਰੇ ਲੱਗੇ ਖੜੋਤੇ। ਐਨੇ ਇਤਜ਼ਾਮ ਦੇ 
ਹੁੰਦਿਆਂ ਕਰਦਿਆਂ ਫੇਰ ਭੀ ਸਾਰਿਆਂ ਨੂੰ ਇਕ ਦਮ ਨਾ 
ਖੋਲ੍ਹਣ। ਦੋ ਦੋ ਤਿਨ ਤਿਨ ਦੀਆਂ ਕੋਠੀਆਂ ਮਸਾਂ ਖੋਲ੍ਹੂਣ। 
ਉਨ੍ਹਾਂ ਨੂੰ ਨੁਘਾਂ ਧੁਆ ਕੇ ਅੰਦਰ ਤਾੜ ਦੇਣ। ਫੇਰ ਦੂਜੇ 
ਦੁੱਗੜੇ ਤਿੱਗੜੇ ਨੂੰ ਬਾਹਰ ਕੱਢਣ। ਬਾਹਰ ਭੀ ਕਿੱਥੇ ਕੱਢਣਾ 
ਸੀ, ਕੋਠੀ ਅੱਗੇ ਚਾਰ ਦੀਵਾਰੀ ਵਾਲੇ ਵਿਹੜੇ ਵਿਚ ਹੀ 
ਚਾਰ ਕਦਮ ਬਾਹਰ ਲਿਆਉਣ । ਅੰਦਰਲਾ ਜੈਗਲਾ ਖੋਲ੍ਹ ਕੇ 
ਬਾਹਰ ਵਿਹੜੇ ਵਾਲੇ ਕਿਵਾੜ ਭੇੜ ਕੇ ਜੇਦਰਾ ਜੜ ਦੇਣ 
ਅਤੇ ਅੰਦਰ ਬਾਲਟੀਆਂ ਪਾਣੀ ਦੀਆਂ ਭਰ ਕੇ ਧਰ ਦੇਣ। 
ਬਸ ਅੰਦਰੇ ਹੀ ਨ੍ਰਾਵੋਂ ਧੋਵੋ। ਅੰਦਰ ਹੀ ਮੈਦਾਨ ਹੋਵੋ । 
ਮੈਦਾਨ ਮੈਲਾ ਬਾਹਰ ਕਢਵਾ ਦੇਣ ਅਤੇ ਫਰਨੈਲ ਛਿੜਕਵਾ 
ਦੇਣ। (ਹੈ ਸਫਾਈ ਭੀ ਪੂਰੀ ਰੱਂਕਣ ਅਤੇ ਤਕੜਾਈ ਭੀ 
ਪੂਰੀ) ਅਰ ਪਿਛੋ ਇਸ਼ਨਾਨ ਦੀਆਂ ਬਾਲਟੀਆਂ ਬਿਹਾਰੀ 
ਇਖਲਾਕੀ ਕੈਦੀਆਂ ਤੋਂ ਢੁਆ ਕੇ ਭਰਵਾ ਕੇ ਅੰਦਰ ਰਖਾ 
ਦੇਣ। ਪਰ ਅਸਾਂ ਕਿਸੇ ਦੀ ਢੋ ਭਰ ਕੇ ਰਖੀ ਬਾਲਟੀ 
ਵਰਤਣੀ ਨਾ ਹੋਈ। ਬੜ ਮੁਸ਼ਕਲ ਆਈ ਜੇਲ੍ਹ ਵਾਲਿਆਂ 
ਨੂੰ। ਅਜੇ ਜਰਨੈਲ ਇਥੇ ਹੀ ਸੀ, ਜਾ ਉਸ ਨੂੰ ਰਿਪੋਰਟ 


੧3।10181151631)60£11131.੮0।੧) 


ਹੀ 
(ਮਿ 


ਹਾ 
ਹੁ 


ਹੇ 
ਸਿ 
0 


੩ ਤੂੰ ਮੂੰ 

ਰੇ 

ਹੇ ਕੰ 
ਭਉ 
ਪਤ 


ਕੂ 
ਨ 


ਦਾ 


ਕੋਠੀਆਂ ਰ੍ਰੰਜਣ। ਇਕ ਜਣਾਂ ਬਾਣੀ ਪੜ੍ਹੇ ਤਾਂ ਸਾਰੀਆਂ 
ਕੋਠੀਆਂ ਵਿਚ ਸੁਣਾਈ ਦੇਵੇ । ਰਾਤ ਨੁੰ ਤਾਂ ਦੁਰ ਦੁਰ ਸਾਰੇ 


੨ ਦਿਓ ੯ 


ਪਹਿਰ ਕਿਸੇ ਵੇਲੇ ਠੱਲੇ ਹੀ ਨਾ। ਸੈਗਤ ਦੇ ਪ੍ਭਾਵ ਕਰਕੇ 


ਅਤੇ ਸੁਣਨ ਸੁਣਾਵਣ ਦੀ ਅਜਿਹੀ ਹੁੱਬ ਭਰੀ ਰੀਝ 
ਹੀ ਨਾ ਪਾਵੇ। ਅਜਿਹਾ ਪ੍ਰੇਮ ਪਿਆਰ ਪ੍ਰਸਪਰ ਉਪਜਿਆ 


ਹਿਰਦਿਆਂ ਵਾਲੀ ਬਿਲਲ-ਬਿਲਲਾਹਟ ਸਭ ਦੂਰ ਅਤੇ 
ਚਕਨਾਚੂਰ ਹੋ ਗਈ। ਕੋਈ ਕੋਈ ਕੋਰੜ ਭਾਵੇਂ ਸੁੰਵਾ ਸੁੰਵਾ 
ਰਹਿ ਗਿਆ ਹੋਵੇ। ਨਾ ਕੋਈ ਕੰਮ ਨਾ ਕੋਈ ਧੰਦਾ। ਕੇਵਲ 


%। 5320੫ 18£[। 5।੧੬। .। ੬00੧ 


49 


ਨਾਮ ਬਾਣੀ ਦਾ ਆਹਰ। ਸੱਚੜਾ ਭਵਤਾਰ ਆਹਰ। ਨਾ 
ਭੋਜਨ ਛਕਣ ਦੀ ਚਿਤਾ ਨਾ ਸੈਸਾਰ ਕੁਟੰਭੀਆਂ ਦੀ ਮੋਹ 
ਮਮਤਾ । ਸੁਖਮਨੀ ਸਾਹਿਬ ਦੀ ਬਾਣੀ ਤਾਂ ਬਹੁਤ ਸਾਰਿਆਂ 
ਦੇ ਕੈਠ ਹੋ ਗਈ। ਪਾਠ ਸਰਵਣ ਦੀ ਵਾਰੀ ਨਾ ਆਵੇ। 
ਅਖੰਡ ਪਰਵਾਹ ਚਲ ਪਿਆ। ਕਈ ਪ੍ਰੇਮੀਆਂ ਨੇ ਤਾਂ ਸਮੁੱਚੀ 
ਪੰਜ ਰ੍‌ਥੀ ਹੀ ਕੈਠ ਕਰ ਲਈ। ਅਕਾਲ ਉਸਤਤਿ ਤੇ ਸੀ 
ਕਾਲ ਜੀ ਕੀ ਉਸਤਤਿ ਬਚਿੱਤਰ ਨਾਟਕ ਵਿਚੋਂ ਬਹੁਤਿਆਂ 
ਦੇ ਕੈਠ ਹੋ ਗਈ। ਰਾਤ ਦੇ ਦੋ ਵਜੇ ਤੋਂ ਦਿਨ ਚੜ੍ਹੇ ਜਿੰਦਰਾ 
ਖੁਲ੍ਹਣ ਤਕ ਬਾਣੀ ਦਾ ਤੋੜ ਅਖੰਡ ਪਰਵਾਹ ਚੱਲੇ । ਰਾਤ 
ਨੂੰ ਆਥਣੇ ਬੰਦ ਹੋਣ ਤੋ ਪਹਿਲਾਂ ਹੀ ਜਲ ਦੀਆਂ 
ਬਾਲਟੀਆਂ ਭਰ ਕੇ ਅੰਦਰ ਜੈਗਲੇ ਕੋਲ ਰੱਖ ਲਈਆਂ 
ਜਾਣ। ਇਕ ਵਜੇ ਹੀ ਉਠ ਕੇ ਇਸ਼ਨਾਨੇ ਸੋਧੇ ਜਾਣ। ਵੀਰ 
ਭਾਈ ਅਤਰ ਸਿੰਘ ਜੀ ਦੀ ਕੋਠੀ ਅਕਸਰ ਮੇਰੇ ਲਾਗ 
ਪਾਸ ਹੀ ਰਿਹਾ ਕਰੇ। ਅਤੇ ਅਥੱਕ ਪ੍ਰੰਮ ਆਨੰਦੀ ਵੀਰ 
ਗੁਰਬਾਣੀ ਦੇ ਅਖੰਡ ਪਰਵਾਹ ਚਲਾਇਕੇ ਇਕ ਅਦੁੱਤੀ 
ਅਨੰਦ ਰਸ ਬੰਨ੍ਹ ਦਿਆ ਕਰਨ । ਦਿਨ ਚੜ੍ਹੇ ਨਿਤ ਕ੍ਰਿਆ 
ਸੋਚ ਆਦਿਕ ਤੋ ਫਾਰਗ ਹੋ ਕੇ ਫੇਰ ਪਾਠਾਂ ਦੇ ਦੌਰ ਚਲ 
ਪੈਣੇ। ਕਦੇ ਕੋਈ ਪ੍ਰੇਮੀ ਪਾਠ ਸੁਨਾਵੇ ਕਦੇ ਕੋਈ, ਵਾਰ ਨਾ 
ਪਵੇ। ਛਕਣ ਛਕਾਉਣ ਦਾ ਸਮਾਂ ਹੀ ਸਮਾਂ ਅਵੇਸਲਾ 
ਜਾਵੇ, ਨਹੀਂ ਤਾਂ ਸਾਰਾ ਦਿਨ ਪਾਠ ਅਭਿਆਸ ਵਿਚ 
ਬਤੀਤ ਹੋਵੇ । ਸੋਹਣੇ ਲੇਖੇ ਲਗ ਕੇ ਬਤੀਤ ਹੋਵੇ। ਆਥਣੇ 
ਸੀ ਰਹਿਰਾਸ ਸਾਹਿਬ ਦਾ ਪਾਠ ਸੁਣਾਏ ਅਤੇ ਬਾਕੀ ਸਾਰੇ 
ਸੱਜਣ ਸੁਣਨ। ਇਵੇਂ ਜਿਵੇਂ ਹੀ ਪਿਛਲੇ ਜੋਹਾਂ ਸੈਲ 
ਬਲਾਕਾਂ ਵਿਚ ਭੀ ਇਹੋ ਵਰਤਾਰਾ ਵਰਤਦਾ ਰਹੇ । 
ਰਹਿਰਾਸ ਦੇ ਪਾਠ ਪਸਚਾਤ ਜੈਕਾਰੇ ਗਜਾਏ ਜਾਣ, ਜਿਨ੍ਹਾਂ 


੬ 


ਹੋ ਕੇ ਸੀ ਆਸਾ ਜੀ ਦੀ ਵਾਰ ਸ਼ਬਦ ਛੱਕਿਆਂ ਸਮੇਤ 
ਅਲਾਪਨਾ ਹੋਣੀ। ਫੁਨੇਹ, ਸੁਖਮਨੀ ਸਾਹਿਬ, ਸੁਖਮਨਾ 
ਸਾਹਿਬ, ਬਾਵਨ ਅਖਰੀ, ਅਕਾਲ ਉਸਤਤਿ ਆਦਿਕ 
ਬਾਣੀਆਂ ਦੇ ਪਾਠਾਂ ਦੇ ਸੁਰਤਿ ਸਰੋਤ ਆਨੰਦ ਮੰਗਲ ਹੋਣੇ। 
ਨਿਤਾ ਪ੍ਰਤੀ ਰੌਲ ਸੁਧੇ ਨਿਤ ਨਵੇਂ ਸੱਜਣ ਪਾਠ ਸੁਣਾਵਨ। 
ਸੁਖਮਨੀ ਸਾਹਿਬ ਆਦਿਕ ਬਾਣੀਆਂ ਦੇ ਰਸੀਏ ਪਾਠੀ 


“ਆਤਮ ਮਾਰਗ, ਦਸੈਬਰ, 2002 


੧3।101181151631)60£11131.੮0।੧) 


ਸੱਜਣ ਇਹ ਸਨ ਜਿਨ੍ਹਾਂ ਵਿਚੋਂ ਕਈਆਂ ਨੇ ਦਿਨਾਂ ਵਿਚ 
ਹੀ ਬਾਣੀਆਂ ਕੈਠ ਕਰ ਲਈਆਂ ਅਤੇ ਕਈ ਸੱਜਣਾਂ ਦੇ 
ਪਹਿਲਾਂ ਹੀ ਕੌਠ ਸਨ - 1. ਵੀਰ ਭਾਈ ਅਤਰ ਸਿੰਘ 
ਜੀ, 2. ਭਾਈ ਲਾਲ ਸਿੰਘ ਜੀ ਨਾਰੋਗਵਾਲੀਏ 3. ਭਾਈ 
ਬੋਘ ਸਿੰਘ ਜੀ (ਝਾੜ ਸਾਹਿਬ ਵਾਲੇ) 4. ਭਾਈ ਗੁਜਰ 
ਸਿੰਘ ਜੀ (ਭਕਨਾ) 5. ਭਾਈ ਹਰਨਾਮ ਸਿੰਘ ਜੀ (ਰਸੂਲ 
ਪੁਰੀਏ) 6. ਭਾਈ ਹਰਨਾਮ ਸਿੰਘ ਜੀ (ਗੁਜਰਵਾਲੀਏ) 7. 
ਵੀਰ ਸੱਜਣ ਸਿੰਘ ਜੀ (ਨਾਰੰਗਵਾਲੀਏ) 8. ਭਾਈ 
ਕਰਤਾਰ ਸਿੰਘ ਜੀ ਨਵੇਂ ਚੰਦ ਵਾਲੇ 9. ਭਾਈ ਹਰੀ ਸਿੰਘ 
ਜੀ ਕੈਨੇਡੀਅਨ (ਚੋਟੀਆਂ) 10. ਭਾਈ ਮਹਾਰਾਜ ਸਿੰਘ 
ਜੀ 11. ਵੀਰ ਨਾਰਾਇਣ ਸਿੰਘ ਉਰਫ ਕਰਤਾਰ ਸਿੰਘ ਜੀ 
ਪਟਿਆਲੇ ਵਾਲੇ 12. ਭਾਈ ਦਲ ਸਿੰਘ ਜੀ ਉਰਫ ਪਾਲਾ 
ਸਿੰਘ (ਢੁਡੀਕੇ)। ਏਨ੍ਹਾਂ ਵੀਰਾਂ ਦੇ ਕਈ ਕਈ ਵੱਡੀਆਂ 
ਵੱਡੀਆਂ ਬਾਣੀਆਂ ਕੌਠ ਸਨ, ਕਿਥੇ ਤਕ ਵਰਨਣ ਕਰਕੇ 
ਸੁਣਾਈਏ। 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


50 


੧3।101181151631)60£11131.੮0।੧) 


51 “ਆਤਮ ਮਾਰਗ, ਦਸੈਬਰ, 2002 


%। 5320੫ 18£[। 5।੧੬। .। ੬00੧ ੧ਿ3।1013।1516।3।$6£111311.੮0।1 


“ਆਤਮ ਮਾਰਗ”, ਦਸੈਬਰ , 2002 52 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


53 “ਆਤਮ ਮਾਰਗ, ਦਸੈਬਰ, 2002 


%। 53੧0੫ 18£[। 5।੧੬। .। ੬00) ੧ਿ3।1013।1516।3।$6£111311.੦0।1 


“ਆਤਮ ਮਾਰਗ”, ਦਸੈਬਰ , 2002 54 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


ਸੈਤ ਬਾਬਾ ਵਰਿਆਮ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਚਾਰ ਦਿਨ ਦੇ 
ਮਹਾਨ ਗੁਰਮਤਿ ਸਮਾਗਮ ਗੁਰੂ ਮਹਾਰਾਜ ਜੀ ਦੀ ਕ੍ਰਿਪਾ ਸਦਕਾ ਬੜੇ ਪਿਆਰ, 
ਸਤਿਕਾਰ ਤੇ ਸਫਲਤਾ ਨਾਲ ਸੈਪੰਨ ਹੋਏ। 


ਮਿਤੀ 30 ਅਕਤੂਬਰ 2002 ਦਿਨ ਬੁੱਧਵਾਰ ਦਾ 
ਦਿਨ ਸੈਤ ਬਾਬਾ ਵਰਿਆਮ ਸਿੰਘ ਜੀ ਦੀ ਨਿੱਘੀ ਯਾਦ 
ਨੂੰ ਸਮਰਪਿਤ ਚਾਰ ਦਿਨ ਦੇ ਮਹਾਨ ਗੁਰਮਤਿ ਸਮਾਗਮ ਦਾ 
ਪਹਿਲਾ ਦਿਨ ਹੈ। ਮਹਾਂਪੁਰਸ਼ਾਂ ਦੇ ਪਿਆਰ ਵਿਚ ਸੈਗਤਾਂ 
ਇਕ ਦਿਨ ਪਹਿਲਾਂ ਤੋਂ ਹੀ ਵਹੀਰਾਂ ਘੱਤ ਕੇ ਪੁੱਜ ਰਹੀਆਂ 
ਹਨ। ਗੱਡੀਆਂ ਦੀ ਆਵਾਜਾਈ ਦੀ ਸਹੂਲਤ ਨੂੰ ਮੁੱਖ 
ਰਖਦਿਆਂ ਚੰਡੀਗੜ੍ਹ-ਮੁਲਾਂਪੁਰ ਸੜਕ ਦੇ ਮੋੜ ਤੋਂ ਜਿਥੋਂ ਸੈਤ 
ਈਸ਼ਰ ਸਿੰਘ ਮਾਰਗ ਆਰੋਭ ਹੁੰਦਾ ਹੈ, ਰਤਵਾੜਾ ਸਾਹਿਬ 
ਕੰਪਲੈਕਸ ਤਕ ਸਾਰੀ ਸੜਕ ਤੇ ਲੁਕ-ਬਜਰੀ ਦੀ ਨਵੀਂ 
ਵਿਛਾਈ ਕਰ ਦਿਤੀ ਗਈ ਹੈ, ਥਾਂ ਪਰ ਥਾਂ ਜੀ ਆਇਆਂ 
ਦੇ ਬੈਨਰ ਸੈਗਤਾਂ ਦਾ ਸਵਾਗਤ ਕਰ ਰਹੇ ਹਨ, ਸਾਰੇ ਰਸਤੇ 
ਤੇ ਲਾਊਡ ਸਪੀਕਰ ਲਾ ਦਿਤੇ ਗਏ ਹਨ ਤਾਕਿ 

' ਜਾਂਦੀਆਂ ਸੈਗਤਾਂ ਹੋ ਰਹੇ ਪ੍ਰੰਗਰਾਮ ਦਾ ਵੱਧ 

ਤੋਂ ਵੱਧ ਲਾਭ ਲੈ ਸਕਣ। ਕੰਪਲੈਕਸ ਵਿਚ ਬੜੀ ਸਜਾਵਟ 
ਹੈ, ਬੜੀ ਸਫਾਈ ਹੈ, ਸੋਹਣੇ ਬਗੀਚੇ, ਹਰਿਆਵਲੇ ਬੂਟੇ, 
ਰੈਗ ਬਰੈਗੇ ਫੁੱਲ ਸੰਗਤਾਂ ਦੇ ਮਨ ਨੂੰ ਖੇੜਾ ਬਖਸ਼ਣ ਦੀ 
ਕੋਸ਼ਿਸ਼ ਕਰ ਰਹੇ ਹਨ ਪਰ ਸਭ ਦੇ ਅੰਦਰ ਇਕ ਦਰਦ ਦੀ 
ਭਾਵਨਾ ਹੈ। ਸਭ ਕੁਝ ਵਧੀਆ ਹੋ ਰਿਹਾ ਹੈ - ਪਾਰਕਿੰਗ, 
ਲੈਗਰ, ਜੋੜਾ ਘਰ, ਆਤਮ ਮਾਰਗ ਸਟਾਲ, ਆਡੀਓ 
ਵੀਡੀਓ, ਸੀ.ਡੀ. ਸਟਾਲ ਅਤੇ ਹੋਰ ਸੇਵਾਵਾਂ ਇਕ ਤੋੱ 
ਇਕ ਵੱਧ ਉਤਸ਼ਾਹ ਨਾਲ ਨਿਭਾਈਆਂ ਜਾ ਰਹੀਆਂ ਹਨ। 
ਸਭ ਸਿੰਘਾਂ, ਸੈਗਤਾਂ, ਸੇਵਕਾਂ ਵਿਚ ਪਿਆਰ, ਮਿਲਾਪ, ਏਕੇ 
ਦੀ ਭਾਵਨਾ ਹੈ ਪਰ ਫਿਰ ਵੀ ਹਰੇਕ ਦੇ ਅੰਦਰ ਪਿਆਰੇ 
ਦੇ ਪ੍ਰਤੱਖ ਦਰਸ਼ਨ ਦੀਦਾਰਾਂ ਤੋਂ ਵਾਂਝਿਆਂ ਹੋਣ ਦਾ ਦਰਦ 
ਹੈ, ਉਹ ਪੀੜਾ ਅੱਜ ਸੇਜਲ ਅੱਖਾਂ ਰਾਹੀਂ ਪ੍ਰਤੱਖ ਹੁੰਦੀ ਦਿਸ 
ਆਉਂਦੀ ਹੈ। ਭਾਈ ਵੀਰ ਸਿੰਘ ਜੀ ਨੇ ਇਸ ਪ੍ਰਤੀ ਠੀਕ 
ਹੀ ਕਿਹਾ ਹੈ - 

ਮਿੱਠੇ ਤਾਂ ਲਗਦੇ ਮੈਨੂੰ ਫੁੱਲਾਂ ਦੇ ਹੁਲਾਰੇ 

ਪਰ ਜਾਨ ਮੋਗੰ ਕੁਸ਼ਦੀਂ / 

ਅੱਜ ਸਵੇਰੇ ਅੱਠ ਵਜੇ ਸਮਾਗਮ ਦੀ ਸਫਲਤਾ 
ਲਈ ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ, ਬਾਬਾ 
ਹਰਪਾਲ ਸਿੰਘ ਜੀ, ਸੀ ਮਾਨ ਜੀ ਅਤੇ ਸਮੂੰਹ ਸੈਗਤਾਂ 
ਗੁਰੂ ਮਹਾਰਾਜ ਦੇ ਸਨਮੁਖ ਜੁੜੀਆਂ। ਗੁਰੂ ਮਹਾਰਾਜ ਦੇ 
ਸਨਮੁਖ ਅਰਦਾਸਾ ਸੋਧ ਕੇ ਹੁਕਮਨਾਮਾ ਲਿਆ ਗਿਆ। 
ਫੁਰਮਾਨ ਸੀ - 

ਸ਼ੂਗੀ ਮਹਲਾ ੪ 

ਸਾਧਸੰਗਿ ਤਰੈ ਭੈ ਸਾਗਰ 

ਗਰਭ _ਗਰਿ ਨਾਮ ਸਿਮਰਿ ਰਤਨਾਗਰ / 


%। 53੧0੫ 18£[। 5।੧੬। .। ੬00) 


ਦਿਆ 


ਸਿਮਰਿ ਸਿਮਰ ਜੀਵਾ ਨਾਰਾਇਣ ॥ 

ਦੁਖ' ਰੌਗ ਸੌਗ ਸਭਿ ਥਿਨਸੇ 

ਗੁਰ ਪੂਰੇ ਮਿਲਿ ਪਾਪ ਤਜਾਇਣ / ਰਹਾਉ 
ਜੀਵਨ ਪਦਵੀ ਹਰਿ ਕਾ ਨਾਉਂ॥ 

ਮਨ ਤਨੁ ਨਿਰਮਲ ਸਾਚ ਸ਼ਆਓ # 
_ਧਿਆਈਐ॥ 


ਰਿ 


ਹਜ਼ੂਰੀ ਰਾਗ ਗਿਆਨੀ ਸਾਹਿਬ ਸਿੰਘ ਜੀ ਨੇ 
ਵੈਰਾਗਮਈ ਰੋਗ ਵਿਚ ਇਹ ਸ਼ਬਦ ਗਾਇਨ ਕੀਤਾ - 

ਧਨੁ ਜੋਥਨੁ ਅਰ ਫਲੜਾ ਨਾਠੀਅੜੇ ਦਿਨ ਚਾਰਿ॥ 
ਪੰਨਾਂ - 23 


ਵਿਸ਼ੇ ਤੇ ਬੋਲਦਿਆਂ ਸੈਤ ਜਨਾ ਦੀ ਉਚੀ ਆਤਮਿਕ 
ਮਹਾਂਪੁਰਸ਼ਾਂ ਦੀ ਬੜੀ ਉਚੀ ਅਨੁਭਵੀ ਆਤਮਿਕ ਅਵਸਥਾ 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਉਆ 


ਅਤੇ ਜਪਾਂਦਿਆਂ ਆਪ ਜੀ ਨੇ ਇਹ ਜੀਵਨ ਯਾਤਰਾ 
ਸਫਲ ਤੇ ਸੈਪੰਨ ਕੀਤੀ। 

ਉਪਰੈਤ ਸੈਤ ਗੁਰਚਰਨ ਸਿੰਘ ਜੀ ਅਤੇ ਉਨ੍ਹਾਂ ਦੇ 
ਜਥੇ ਨੇ ਅੱਧੇ ਘੰਟੇ ਲਈ ਮਨੋਹਰ ਕੀਰਤਨ ਰਾਹੀਂ ਸੈਗਤਾਂ 
ਨੁੰ ਨਿਹਾਲ ਕੀਤਾ। ਮਹਾਂਪੁਰਸ਼ਾਂ ਦੇ ਜੀਵਨ ਵਿਚੋਂ 
ਪਰਉਪਕਾਰ ਦੇ ਉਦਾਹਰਣ ਦਿੰਦਿਆਂ ਸੈਤ ਮਨਜੀਤ ਸਿੰਘ 
ਹਰਖੋਵਾਲ ਵਾਲਿਆਂ ਨੇ ਆਪਣੇ ਅਨੁਭਵੀ ਪ੍ਰਵਚਨਾਂ ਰਾਹੀਂ 
ਦੱਸਿਆ ਕਿ ਮਹਾਂਪੁਰਸ਼ਾਂ ਦੀ ਸਦਾ ਹੀ ਲੋੜ ਰਹੀ ਹੈ ਅਤੇ 
ਰਹਿੰਦੀ ਹੈ। ਸੈਸਾਰ ਵਿਚ ਹਰ ਤਰ੍ਹਾਂ ਦੀਆਂ ਜੀਵਨ ਲਹਿਰਾਂ 
ਚਲ ਰਹੀਆਂ ਹਨ। ਦੁਨਿਆਵੀ ਸੈਸਾਰ ਚਲਾਉਣ ਲਈ ਵੀ 
ਮਾਹਰ ਹਨ, ਵਿਗਿਆਨੀ ਹਨ, 'ਸਤਿਪੁਰਖ” ਨੂੰ ਜਾਨਣ 
ਵਾਲੇ ਵੀ ਮਹਾਂਪੁਰਸ਼ ਹਨ। ਗੁਰਵਾਕ ਹੈ - 

ਸ਼ਤਿ ਪੁਰਖੁ ਜਿਨਿ ਜਾਨਿਆ ਗ਼ਤਿਗਰ ਤਿਸ਼ ਕਾ ਨਾਉਂ / 

ਤਿਸ਼ ਕੰ ਸੰਗਿ ਸਿਖ ਉਧਰੈ ਨਾਨਕ ਗਰ ਗੁਨ ਗਾਓਂ ॥ 

ਪੰਨਾ - 286 

ਸਤਿਪੁਰਸ਼ ਨੂੰ, ਬ੍ਹਮ ਨੂੰ ਜਾਨਣ ਵਾਲਾ ਹੀ 
ਸਤਿਪੁਰਸ਼, ਮਹਾਂਪੁਰਸ਼, ਬ੍ਰਹਮਗਿਆਨੀ ਹੁੰਦਾ ਹੈ, ਉਹ ਹੀ 
ਅਗੋਂ ਬ੍ਹਮਵਿਦਿਆ ਦੇਣ ਯੋਗ ਹੁੰਦਾ ਹੈ। ਹਰਖੋਵਾਲ ਦੇ 
ਸਿੱਧ ਕਰਦੀਆਂ ਹਨ ਕਿ ਉਹ ਸਦਾ ਬ੍ਰਹਮਲੀਨ ਰਹਿੰਦੇ 
ਸਨ। ਜਿਵੇਂ ਸਰੀਰ ਦੇ ਇਲਾਜ ਵਾਸਤੇ ਡਾਕਟਰ ਦੀ ਲੋੜ 
ਹੈ, ਰੋਗ ਦੀ ਤਫਤੀਸ਼ ਦੀ ਲੋੜ ਹੈ, ਉਸ ਅਨੁਸਾਰ 
ਦਵਾਈਆਂ ਅਤੇ ਪ੍ਰਹੇਜ਼ ਦੀ ਲੋੜ ਹੁੰਦੀ ਹੈ ਤਿਵੇਂ ਮਨ ਦੇ 
ਰੋਗਾਂ ਲਈ, ਅੰਦਰ ਦੇ ਕਸ਼ਟਾਂ ਦੀ ਪਛਾਣ ਅਤੇ ਨਵਿਰਤੀ 
ਲਈ ਅਨੁਭਵੀ ਮਹਾਂਪੁਰਸ਼ਾਂ ਦੀ ਲੋੜ ਹੁੰਦੀ ਹੈ। ਮਹਾਂਪੁਰਸ਼ਾਂ 
ਪਾਸ ਜਾਉਗੇ ਤਾਂ ਰੋਗ ਵੀ ਦਸਦੇ ਹਨ ਅਤੇ ਇਲਾਜ ਵੀ 
ਦਸਦੇ ਹਨ। 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਮਹਾਂਪੁਰਸ਼ ਨਾਮ ਅਭਿਆਸ ਲਈ ਕਰੜੀ ਘਾਲਨਾ 
ਕਰਦੇ ਹਨ ਜਿਵੇਂ ਰਤਵਾੜਾ ਸਾਹਿਬ ਦੇ ਮਹਾਂਪੁਰਸ਼ਾਂ ਨੇ 
ਸਾਧਨਾ ਕੀਤੀ ਤੇ ਗੁਰੂ ਦੇ ਨਿਕਟ ਹੋ ਗਏ, ਆਪ ਮੁਕਤ 
ਹੋਏ, ਅਨੇਕਾਂ ਨੂੰ ਮੁਕਤ ਕਰ ਦਿਤਾ - 
ਜਿਨੀ ਨਾਮ ਧਿਆਇਆ ਗਏ ਮਸ਼ਕਤਿ ਘਾਲਿ / 
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ 
ਪੰਨਾ - 8 
ਸੰਤ ਅਵਤਾਰ ਸਿੰਘ ਧੁਲਕੋਟ ਵਾਲਿਆਂ ਨੇ 
ਗੁਰਬਾਣੀ ਦੇ ਸ਼ਬਦ ਕੀਰਤਨ ਅਤੇ ਪ੍ਰਵਚਨਾਂ ਰਾਹੀਂ ਸੈਗਤਾਂ 
ਨੂੰ ਨਿਹਾਲ ਕੀਤਾ। ਉਨ੍ਹਾਂ ਦੱਸਿਆ ਕਿ ਸੈਤ ਦੀ ਪੀਭਾਸ਼ਾ 
ਤਾਂ ਗੁਰੂ ਮਹਾਰਾਜ ਕਰ ਗਏ ਹਨ। ਫੁਰਮਾਨ ਹੈ - 
ਜਿਨਾ ਸਾਨ ਗਿਰਾਨੈ ਨ ।ਵਿਸ਼ਰੈ ਹਰਿ ਨਾਮਾਂ ਮਨਿ ਮੰਤ॥ 
ਧੰਨੁ ਸਿ ਸੋਈ ਨਾਨਕਾ ਪੂਗਨ' ਸੋਈ ਸੰਤਾ __ 
ਪੰਨਾ - 339 

ਮਹਾਂਪੁਰਸ਼ਾਂ ਦੇ ਪਰਉਪਕਾਰਾਂ ਦਾ ਜ਼ਿਕਰ ਕਰਦਿਆਂ 
ਆਪ ਜੀ ਨੇ ਦੱਸਿਆ ਕਿ ਆਪ ਜੀ ਨੇ ਆਪ ਸ਼ੂਾਸ ਸੂਾਸ 
ਨਾਮ ਜਪਿਆ ਹੈ ਅਤੇ ਲੱਖਾਂ ਪ੍ਰਾਣੀਆਂ ਨੂੰ ਨਾਮ ਜਪਾ 
ਕੇ ਉਚਾ ਸੁੱਚਾ ਜੀਵਨ ਬਖਸ਼ਿਆ ਹੈ। ਐਸੇ ਹਰਿ ਜਨਾਂ 
ਪ੍ਰਤੀ ਗੁਰੂ ਮਹਾਰਾਜ ਦਾ ਫੁਰਮਾਨ ਹੈ - 

ਜਨੁ ਨਾਨਕੁ` ਧੂੜਿ ਮੰਗੈ ਤਿਸ਼ ਗੁਗਸਿਖ ਕੰ 

ਜੋ ਆਪਿ ਜਧੈ ਅਵਰਹ ਨਾਨੁ` ਜਪਾਵੈ॥ _ਪੰਨਾਂ - 365 


ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ ਅਤੇ ਸੈਤ 
ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੇ ਬੱਚਿਆਂ 
ਨੇ ਸ਼ਬਦ ਗਾਇਨ ਰਾਹੀਂ ਅਤੇ ਪਿਆਰੀ ਬੱਚੀ ਪਵਨੀਤ 
ਕੌਰ ਨੇ ਇਕ ਭਾਵਪੂਰਤ ਕਵਿਤਾ ਰਾਹੀਂ ਸੈਗਤਾਂ ਨੂੰ ਮੁਗਧ 
ਕੀਤਾ। 

ਉਪਰੈਤ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ 
ਯੂ.ਪੀ. ਵਾਲਿਆਂ ਨੇ ਸ਼ਬਦ ਕੀਰਤਨ ਅਤੇ ਪ੍ਰਵਚਨਾਂ ਰਾਹੀਂ 


੧3।10181151631)60£11131.੮0।੧) 


ਸੈਗਤਾਂ ਦੀ ਸੇਵਾ ਕੀਤੀ। ਆਪ ਜੀ ਨੇ ਸੈਗਤਾਂ ਨਾਲ 
ਮਿਲ ਜਦ ਇਨ੍ਹਾਂ ਪੰਗਤੀਆਂ ਦੀ ਧਾਰਨਾ ਗਾਈ - 
ਇਕਾ ਘੜੀ ਨ ਮਿਲਤੇਂ ਤਾ ਕਾਲਿਜਗੁ ਹੌਤਾ / 
ਪੰਨਾਂ - ੭6 
ਤਾਂ ਇਹ ਸ਼ਬਦ ਪੜ੍ਹਦਿਆਂ ਅਤੇ ਸੁਣਦਿਆਂ 
ਮਹਾਂਪੁਰਸ਼ਾਂ ਦੀ ਯਾਦ ਅਤੇ ਬਿਰਹਾ ਵਿਚ ਸਭ ਸੈਗਤਾਂ 
ਦੀਆਂ ਅੱਖਾਂ ਸੇਜਲ ਹੋ ਗਈਆਂ। 
ਉਪਰੈਤ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ 
ਆਪ ਜੀ ਨੇ ਇਹ ਧਾਰਨਾ ਗਾਇਨ ਕੀਤੀ - 


ਬ੍ਰਹਮਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨ // 
ਪੰਨਾ - 273 


ਕੇ ਪੁਛਿਆ, ਤੁਸੀਂ ਕੰਣ ਹੋ? ਤੇ ਕਿਥੋਂ ਆਏ ਹੋ ? ਬੜਾ 
ਰਮਜ਼ ਭਰਿਆ ਪ੍ਰਸ਼ਨ ਸੀ ਤੇ ਆਪ ਜੀ ਨੇ ਰਮਜ਼ ਭਰਿਆ 
ਹੀ ਉਤਰ ਦਿਤਾ। ਕੌਣ ਹਾਂ ? ਦੱਸ ਨਹੀਂ ਸਕਦਾ, ਕਿਥੋਂ 
ਆਇਆ ਹਾਂ ? ਕਹਿ ਨਹੀਂ ਸਕਦਾ। ਇਸ ਰੂਹਾਨੀ ਮਿਲਾਪ 
ਦੀ ਆਪ ਜੀ ਨੇ ਗੁਰਬਾਣੀ ਦੇ ਪ੍ਰਸੈਗ ਵਿਚ ਵਿਆਖਿਆ 
ਕੀਤੀ ਤੇ ਦੱਸਿਆ ਕਿ ਵੱਡੇ ਮਹਾਂਪੁਰਸ਼ਾਂ ਨੇ ਇਸ ਮਿਲਣੀ 
ਨੂੰ ਦਸਦਿਆਂ ਫੁਰਮਾਇਆ ਸੀ ਕਿ ਅੱਜ ਸੁਹਾਗਣ ਦਾ 
ਸੁਹਾਗਣ ਨਾਲ ਮੇਲ ਹੋਇਆ ਹੈ। 
ਬਾਬਾ ਹਰਪਾਲ ਸਿੰਘ ਰਤਵਾੜਾ ਸਾਹਿਬ ਵਾਲਿਆਂ 
ਨੇ ਬੋਲਦਿਆਂ ਦੱਸਿਆ ਕਿ ਅੱਜ ਦੇ ਇਹ ਸਮਾਗਮ ਗੁਰੂ 
ਗੰਥ ਸਾਹਿਬ ਦੀ ਛੱਤਰ ਛਾਇਆ ਹੇਠ, ਬੀਜੀ ਰਣਜੀਤ 
ਕੌਰ ਦੀ ਸਰਪ੍ਰਸਤੀ ਹੇਠ, ਭਾਈ ਸਾਹਿਬ ਭਾਈ ਲਖਬੀਰ 
ਸਿੰਘ ਜੀ ਦੀ ਰਹਿਨੁਮਾਈ ਵਿਚ ਅਤੇ ਸਭਨਾਂ ਦੇ 
ਸਹਿਯੋਗ ਨਾਲ ਪਿਆਰੇ ਸਤਿਪੁਰਸ਼ਾਂ ਦੀ ਨਿੱਘੀ ਯਾਦ 
ਵਿਚ ਮਨਾਇਆ ਜਾ ਰਿਹਾ ਹੈ। ਮਹਾਂਪੁਰਸ਼ ਨਾਮ ਦਾਨ 
ਦੇ ਕੇ, ਜੀਵਨ ਦਾਨ ਦੇ ਕੇ ਪੰਜ ਭੂਤਕ ਚੋਲਾ ਤਿਆਗ 
ਗਏ । ਮਹਾਂਪੁਰਸ਼ ਜਨਮ ਮਰਨ ਤੋ ਰਹਿਤ ਹੁੰਦੇ ਹਨ - 
ਜਨਮ ਮਰਣ ਦੁਹਹੂ ਮਹਿ ਨਾਗੀ ਜਨ ਪਰਉਪਕਾਗੀ ਆਏ 
ਪੰਨਾ - 74੭ 
ਅਮਰੀਕਾ ਤੋਂ ਆਏ ਮਹਾਂਪੁਰਸ਼ਾਂ ਦੇ ਵੱਡੇ ਸਪੁੱਤਰ 
ਭਾਈ ਮਨਜੀਤ ਸਿੰਘ ਜੀ ਨੇ ਕਿਹਾ ਕਿ ਮਹਾਂਪੁਰਸ਼ਾਂ ਨੇ 
ਜਗਤ ਨੂੰ ਪਿਆਰ ਦਾ ਸੁਨੇਹਾ ਦਿਤਾ। ਇਸ ਆਸਰੇ 
ਅਸੀਂ ਮੇਜ਼ਲੇ-ਏ-ਮਕਸੂਦ ਤਕ ਆਸਾਨੀ ਨਾਲ ਪੁੱਜ ਸਕਦੇ 
ਹਾਂ। ਜੋ ਮਨੁੱਖ ਮਨ ਦੇ ਮਗਰ ਹੀ ਲੱਗਿਆ ਰਹਿੰਦਾ ਹੈ, 
ਉਹ ਕਿਤੇ ਪੁੱਜ ਨਹੀਂ ਸਕਦਾ। ਮਹਾਂਪੁਰਸ਼ਾਂ ਨੇ ਪਿਆਰ ਦਾ 
ਮਾਰਗ ਦੱਸਿਆ ਹੈ। ਪਿਆਰ ਕਰਨ ਵਾਲਾ ਸਦਾ ਨਿਰਵੈਰ 


%। 53੧0੫ 18£[। 5।੧੬। .। ੬00) 


57 


ਹੁੰਦਾ ਹੈ, ਉਸ ਦਾ ਕੋਈ ਵੈਰੀ ਨਹੀਂ ਹੁੰਦਾ, ਕੋਈ ਬਿਗਾਨਾ 
ਨਹੀਂ ਹੁੰਦਾ। ਕਿਸੇ ਨਾਲ ਈਰਖਾ ਨਹੀਂ ਹੁੰਦੀ। ਨਿਰਵੈਰ 


ਸੈਤ ਸਾਧੁ ਸਿੰਘ ਜੀ ਸੈਗਰਰ ਵਾਲਿਆਂ ਨੇ ਮਹਾਂਪੁਰਸ਼ਾਂ 
ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੱਸਿਆ ਕਿ ਆਪ ਜੀ 
ਜਿੰਨੀ ਦੇਰ ਸਰੀਰ ਵਿਚ ਰਹੇ, “ਸਭ ਦਾ ਭਲਾ ਮੰਗਿਆ” 


ਕੋਈ ਲੈ ਕੇ ਆਇਆ, ਆਪ ਜੀ ਨੇ ਮਾਰਗ ਦਰਸ਼ਨ ਕੀਤਾ। 
ਆਪ ਜੀ ਨੇ ਸਦਾ ਗੁਰਮਤਿ ਤੇ ਪਹਿਰਾ ਦਿਤਾ। ਇਹ 
ਸੈਗਤ ਬੜੀ ਪਿਆਰ ਵਾਲੀ ਹੈ, ਇਹ ਫੁਲਵਾੜੀ ਮਹਾਨ 
ਪ੍ਰਸੈਸਾਯੋਗ ਹੈ । ਮਹਾਂਪੁਰਸ਼ਾਂ ਦੇ ਅਰੈਭੇ ਕਾਰਜਾਂ ਨੂੰ ਹੁਣ 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਵਿਸ਼ੇਸ਼ ਮਕਸਦ ਲਈ ਸੈਸਾਰ ਵਿਚ ਭੇਜਿਆ ਜਾਂਦਾ ਹੈ, 
ਉਹ ਆਪ ਨਾਮ ਜਪ ਸਿਮਰਨ ਦੀ ਘਾਲਣਾ ਘਾਲਦੇ ਹਨ 
ਅਤੇ ਸੈਸਾਰ ਨੂੰ ਆਪਣੇ ਅਸਲੇ ਨਾਲ ਜੋੜਦੇ ਹਨ। ਅਸਲ 
ਵਿਚ ਉਹ ਜਨਮ ਮਰਣ ਰਹਿਤ ਹੁੰਦੇ ਹਨ ਉਨ੍ਹਾਂ ਪ੍ਰਤੀ ਹੀ 
ਕਿਹਾ ਹੈ - “ਜਨਮ ਮਰਣ ਦੁਹਰੂ ਘਆਹਿ ਨਾਗੀ ਜਨ 
ਪਰਉਪਕਾਗੀ ਆਏ// ਜੀਅ ਦਾਨੁ ਦੇ ਭਗਤੀ ਲਾਇਨਿ ਗਰਿ 
ਸਿਓਂ ਲੈਨਿ ਮਿਲਾਏ //” 


ਮਹਾਂਪੁਰਸ਼ਾਂ ਨੇ ਸਾਨੁੰ ਜੀਵਨ ਦਾਨ ਬਖਸ਼ਿਆ ਹੈ, 
ਕਈ ਉਨ੍ਹਾਂ ਦੇ ਸਰੀਰਕ ਵਿਛੋੜੇ ਨੂੰ ਭਾਵੁਕ ਹੋ ਕੇ ਅਸਹਿ 
ਮੰਨਦੇ ਹਨ ਅਤੇ ਵਿਛੋੜੇ ਦੇ ਵੈਰਾਗ ਵਿਚੋਂ ਨਿਕਲ ਨਹੀਂ 
ਸਕਦੇ । ਅੱਖਾਂ ਹਰ ਸਮੇਂ ਸੇਜਲ ਰਹਿੰਦੀਆਂ ਹਨ ਪਰ ਕੁਝ 
ਐਸੇ ਵੀ ਹਨ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਹਾਜ਼ਰੀ ਹੁਣ ਵੀ 
ਮੰਨਦੇ ਹਨ। ਉਹ ਸੋਚਦੇ ਹਨ ਕਿ ਬਾਬਾ ਜੀ ਕਿਤੇ ਨਹੀਂ 
ਗਏ । ਸਾਡੇ ਸਾਰਿਆਂ ਵਿਚ ਹਨ। ਚੌਗੀ ਗੱਲ ਇਹ ਹੈ ਕਿ 
_ਉਨ੍ਹਾਂ ਦੇ ਪ੍ਰਵਚਨਾਂ ਦੀ ਸੈਭਾਲ ਹੋ ਗਈ ਹੈ ਅਤੇ ਹੋ ਰਹੀ 
ਹੈ। ਪੁਸਤਕਾਂ ਰਾਹੀਂ, ਕੈਸਟਾਂ ਰਾਹੀ, ਸੀਡੀਜ਼ ਰਾਹੀਂ । ਉਨ੍ਹਾਂ 
ਦੇ ਅਨਮੋਲ ਬਚਨ ਅਸੀਂ ਸੁਣਦੇ ਹਾਂ ਤਾਂ ਇਜ ਲਗਦਾ 
ਹੈ ਕਿ ਉਹ ਪ੍ਰਤੱਖ ਬੋਲ ਰਹੇ ਹਨ । 
ਕਾਰਜਾਂ ਨੂੰ ਪੂਰੀ ਤਨਦੇਹੀ ਨਾਲ ਸੰਪੰਨ ਕਰਨਾ ਹੈ। 
“ਆਤਮ ਮਾਰਗ” ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ ਨਵੇਂ 
ਮੈਂਬਰ ਬਣਾਉਣੇ ਹਨ, ਪਿਛਲਿਆਂ ਨੇ ਰਿਨਿਉਲ ਲੈਣੀ 
ਹੈ। ਉਨ੍ਹਾਂ ਦੀ ਯਾਦ ਵਿਚ ਹੋਰ ਸਕੂਲ ਖੋਲ੍ਹੇ ਜਾ ਰਹੇ ਹਨ। 
ਸੈਤ ਵਰਿਆਮ ਸਿੰਘ ਹਸਪਤਾਲ ਉਸਾਰੀ ਅਧੀਨ ਹੈ। 
ਆਤਮ ਮਾਰਗ ਲਈ ਨਵੀਂ ਬਿਲਡਿੰਗ ਬਣ ਗਈ ਹੈ। 
ਸੈਗਤਾਂ ਦੀ ਸਹੁਲਤ ਲਈ ਨਵੇ ਇਸ਼ਨਾਨ ਘਰ ਤੇ ਫਲੱਸ਼ਾਂ 
ਦਾ ਪ੍ਰਬੋਧ ਕੀਤਾ ਗਿਆ ਹੈ। ਆਪ ਜੀ ਨੇ ਸੈਗਤਾਂ ਨੂੰ 
ਨਾਮ ਸਿਮਰਨ ਜਾਪ ਰਾਹੀਂ ਜੀਵਨ ਸਫਲ ਕਰਨ ਦੀ 
ਪ੍ਰਨਾ ਦਿਤੀ। ਗੁਰ ਸਤੋਤਰ ਪੜ੍ਹਿਆ ਗਿਆ, ਅਰਦਾਸ 
ਅਤੇ ਹੁਕਮਨਾਮੇ ਦੀ ਬਖਸ਼ਿਸ਼ ਨਾਲ ਪਹਿਲੇ ਦਿਨ ਦਾ 
ਸਮਾਗਮ ਸੈਪੰਨ ਹੋਇਆ। 

ਰਾਤ ਦੇ ਸਮਾਗਮ ਸ਼ਾਮ 6.00 ਵਜੇ ਤੋਂ ਰਾਤ 
11.00 ਵਜੇ ਤਕ ਚੱਲੇ ਜਿਸ ਵਿਚ ਵਿਦਵਾਨ 
ਮਹਾਂਪੁਰਸ਼ਾਂ ਨੇ ਪ੍ਰਵਚਨਾਂ ਰਾਹੀਂ ਅਤੇ ਕੀਰਤਨ ਰਾਹੀਂ 
ਸੈਗਤਾਂ ਨੂੰ ਨਿਹਾਲ ਕੀਤਾ । ਮਹਾਂਪੁਰਸ਼ਾਂ ਦੀ ਕੈਸਟ ਰਾਹੀਂ 
ਉਨ੍ਹਾਂ ਦੇ ਅਮੋਲਕ ਪ੍ਵਚਨ ਸਰਵਣ ਕਰਵਾਏ ਗਏ । 

ਮਹਾਨ ਗੁਰਮਤਿ ਸਮਾਗਮ ਦਾ ਦੂਜਾ ਦਿਨ 


ਅੱਜ ਮਿਤੀ 31.10.2002 ਵੀਰਵਾਰ ਮਹਾਨ ਗੁਰਮਤਿ 
ਸਮਾਗਮ ਦੇ ਦੁਜੇ ਦਿਨ ਵਿਸ਼ੇਸ਼ ਤੌਰ ਤੇ ਮਹਾਂਪੁਰਸ਼ਾਂ ਦੇ 
ਜੀਵਨ ਪਰਉਪਕਾਰਾਂ ਨੂੰ ਯਾਦ ਕਰਕੇ ਉਨ੍ਹਾ ਨੂੰ 


ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ । ਪੂਰਾ ਇਕ ਸਾਲ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਪਹਿਲਾਂ ਅੱਜ ਦੇ ਦਿਨ 31 ਅਕਤੁਬਰ 2001 ਨੰ 
ਮਹਾਂਪੁਰਸ਼ ਸਰੀਰਕ ਜਾਮਾ ਛੱਡ ਕੇ ਬ੍ਰਹਮਲੀਨ ਹੋਏ ਸਨ। 
ਅੱਜ ਰਤਵਾੜਾ ਸਾਹਿਬ ਦਾ ਜ਼ਰਾ ਜ਼ਰਾ, ਹਰੇਕ ਬੇਲ ਬੁਟਾ 
ਹਰ ਪ੍ਰਾਣੀ, ਹਰ ਪ੍ਰੇਮੀ ਉਨ੍ਹਾਂ ਦੇ ਪਿਆਰ ਨੂੰ ਯਾਦ ਕਰਦਾ 
ਭਾਵਕ ਹੋ ਰਿਹਾ ਹੈ ਤੇ ਬਿਰਹਾ ਵਿਚ ਐੱਖਾਂ ਸੇਜਲ ਹੋ 
ਰਹੀਆਂ ਹਨ। 

ਅੱਜ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਵਿਚ ਸੈਗਤਾਂ 
ਦੀ ਹਾਜ਼ਰੀ ਕਾਫੀ ਜ਼ਿਆਦਾ ਸੀ। ਸਜੇ ਹੋਏ ਪੰਡਾਲ ਵਿਚ 
ਅਰਦਾਸ ਅਤੇ ਹੁਕਮਨਾਮੇ ਉਪਰੈਤ ਭਾਈ ਪਾਲ ਸਿੰਘ ਜੀ, 
ਭਾਈ ਹਰਜਿੰਦਰ ਸਿੰਘ ਜੀ (ਲੰਗਰ ਵਾਲੇ) ਭਾਈ 


ਦੀ ਦੇਣ ਹੈ, ਆਪ ਜੀ ਨੇ ਸੈਗਤਾਂ ਨੂੰ ਗੁਰੂ ਨਾਲ ਜੋੜਿਆ 
ਹੈ। ਬਾਬਾ ਜੀ ਦੇ ਸ਼ੁਰੂ ਕੀਤੇ ਗੁਰੂ ਗੋਬਿਦ ਸਿੰਘ ਵਿਦਿਆ 
ਮੰਦਰ ਅਤੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸੈਤ ਵਰਿਆਮ 


ਆਰਾਹਿਆ ਅਨਦਿਨੁ ਹਰਿ ਲਿਵ ਤਾਰ”/ (ਪੰਨਾ-90) 
ਬਾਬਾ ਜੀ ਸਦਾ ਹੀ ਨਾਮ ਵਿਚ ਵਿਲੀਨ ਰਹਿੰਦੇ ਸਨ, 
ਮਾਇਆ ਨੂੰ ਉਨ੍ਹਾਂ ਨੇ ਕਦੇ ਮਹੱਤਤਾ ਨਹੀਂ ਸੀ ਦਿਤੀ। 
ਉਹ ਅੰਦਰੋਂ ਤਿਆਗੀ ਸਨ, ਤਾਂ ਹੀ ਜੋ ਮਾਇਆ ਸੈਗਤਾਂ 
ਵਲੋਂ ਭੇਟ ਹੋਈ, ਆਪ ਨੇ ਸੈਗਤਾਂ ਦੇ ਭਲੇ ਲਈ ਹੀ ਲਾ 
ਦਿਤੀ। ਮਾਇਆ ਤੋਂ` ਹੀ ਪੰਜ ਦੂਤ ਕਾਮ, ਕੁੱਧ, ਲੋਭ 


ਨਿਘਲਿਆ ਹੋਇਆ ਹੈ। ਗੁਰ ਫੁਰਮਾਨ ਹੈ - 


੧3।10181151631)60£11131.੮0।੧) 


ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੌਤਾ ਜਗੁ ਖਾਇਆ॥ 

ਮਨਮੁਖ ਥਾਹੇ ਗੁਗਖਿ ਉਥਰੇ ਜਿਨੀਂ ਸਚਿ ਨਾਮਿ ਚਿਤੁ ਲਾਇਆ॥ 

ਪੰਨਾ - 643 

ਸੈਖੇਪ ਕਰਦਿਆਂ ਆਪ ਨੇ ਦੱਸਿਆ ਕਿ ਮਾਇਆ ਨੂੰ 

ਲੋਕ ਭਲਾਈ ਲਈ ਵਰਤਣਾ ਚਾਹੀਦਾ ਹੈ, ਇਸ ਨੂੰ ਦਾਸੀ 
ਬਣਾ ਕੇ ਰੱਖੀਏ, ਇਸ ਦੇ ਦਾਸ ਨਾ ਬਣੀਏ । 

“ਮੀਰੀ ਪੀਰੀ ਖਾਲਸਾ ਕੀਰਤਨੀ ਜਥਾ” ਯਮਨਾਨਗਰ 

ਦੇ ਬੱਚਿਆਂ ਨੇ ਬੜੀ ਰਸ ਭਿੰਨਣੀ ਆਵਾਜ਼ ਵਿਚ “ਗੁਰੁ 

ਤੇਗ ਬਹਾਦਰ ਸਿਮਰਿਐ ਘਰ ਨਉਨਿਧਿ ਆਵੈ ਧਾਇ” 


ਪਉਣ ਸਾਡਾ ਸੁਨੇਹਾ ਲੈ ਕੇ ਜਾਂਦੀ ਹੈ ਹੁ-ਬ-ਹੁ ਜਿਵੇਂ 
ਬੋਲਿਆ ਜਾਂਦਾ ਹੈ ਤਿਵੇਂ ਹੀ ਪਉਣ ਸਾਡੇ ਬੋਲਾਂ ਦਾ 
ਪਾਸਾਰ ਕਰਦੀ ਹੈ, ਇਕ ਦੂਤ ਵਾਂਗ। 


ਤੀਜਾ ਗੁਣ ਇਹ ਹੈ ਗੁਰੂ ਸਭਨੀ ਥਾਂਈ ਹਾਜ਼ਰ ਹੈ, 
“ਗੁਰੂ ਮੇਰੇ ਸੈਗ ਸਦਾ ਹੈ ਨਾਲੇ” ਗੁਰੂ ਸਾਰੇ ਬ੍ਰਹਿਮੰਡ ਵਿਚ 
ਹਾਜ਼ਰ ਨਾਜ਼ਰ ਹੈ, ਤਿਵੇਂ ਹੀ ਕੋਈ ਐਸੀ ਥਾਂ ਨਹੀਂ ਜਿਥੇ 
ਹਾ 1`ਖਦ ਲਹੀਂ. ਹਵਾ ਹਰ ਥਾਂ, ਹਰ ਜ਼ਰੇ ਵਿਚ ਸਮਾਈ 
ਹੋਈ ਹੈ। ਚੌਥਾ ਗੁਰ ਕਿਸੇ ਕੌਮ, ਕਿਸੇ ਦੇਸ਼ ਦੇ ਨਹੀਂ ਹੁੰਦੇ, 
ਸਗੋਂ ਸਭਨਾਂ ਲਈ ਹੁੰਦੇ ਹਨ, ਹਵਾ ਲਈ ਵੀ ਕੋਈ ਸੀਮਾ 
ਨਹੀਂ, ਕੋਈ ਵਖੇਵੇ' ਨਹੀਂ, ਵ₹ ਜਦ ਹ। 


ਗੁਰੂ ਹਰ ਥਾਂ ਹਰ ਪ੍ਰਾਣੀ ਦੀ ਰੱਖਿਆ ਕਰਦਾ ਹੈ, 


%। 53੧0੫ 18£[। 5।੧੬। .। ੬00) 


59 


ਤੇ ਪਵਨਾ ਭਇਆ ਪਵਨੰ ਤੇ ਜਲ ਗੋਇ// (ਪੰਨਾ-715) 

ਜਿਵੇਂ ਗੁਰੂ ਬ੍ਰਹਮ ਵਿਚ ਲੀਨ ਹੋ ਜਾਂਦਾ ਹੈ ਤਿਵੇਂ 
ਜਦੋਂ ਸਾਡਾ ਜੀਵਨ ਸਮਾਪਤ ਹੁੰਦਾ ਹੈ ਸਾਡੀ “ਪਵਣ” 
ਮਹਾਨ ਪਵਣ ਵਿਚ ਸਮਾਅ ਜਾਂਦੀ ਹੈ। ਇਸ ਤਰ੍ਹਾਂ ਪਵਣ 
ਗੁਰੂ ਗੁਣਾਂ ਨਾਲ ਭਰਪੂਰ ਹੈ ਕਿਉਂਕਿ ਪਵਣ ਵੀ ਪ੍ਰਭੂ 
ਕਿਰਤ ਹੈ, ਪਰਭੂ ਰੂਪ ਹੀ ਹੈ, ਗੁਰੂ ਰੂਪ ਹੈ। 


ਇਕ ਘੜੀ ਨ ਮਿਲਤੋ ਤਾ ਕਲਿਜੁਗੁ ਹੋਤਾ# 

ਹਾਣਿ ਕਦਿ ਮਿਲੀਐ ਪਿਆ ਤੁਧ ਭਗਵੰਤਾ ॥ 
ਪੰਨਾ - 97 
ਸੀ ਮਾਨ ਸੈਤ ਮਾਨ ਸਿੰਘ ਪਹੇਵੇ ਵਾਲਿਆਂ ਨੇ 
ਬਾਬਾ ਜੀ ਨੂੰ ਭਰਪੂਰ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਵਚਨ 
ਕੀਤੇ ਕਿ ਜਦੋਂ ਕਲਜੁਗ ਜ਼ੋਰ ਪਕੜਦੈ ਤਾਂ ਮਹਾਂਪੁਰਸ਼ 
ਸੈਸਾਰ ਵਿਚ ਆਉਂਦੇ ਨੇ ਤੇ ਸੈਸਾਰ ਨੂੰ ਮਾਇਆ ਜਾਲ 
ਵਿਚੋਂ ਕੱਢ ਕੇ ਨਾਮ ਸਿਮਰਨ ਭਗਤੀ ਵਿਚ ਜੋੜਦੇ ਹਨ। 
ਸੈਸਾਰ ਦੇ ਲੋਕ ਆਪਣਾ ਨਾਮ ਅਮਰ ਕਰਨ ਲਈ ਭਟਕਦੇ 
ਫਿਰਦੇ ਹਨ ਪਰ ਗੁਰੂ ਮਹਾਰਾਜ ਦਾ ਫੁਰਮਾਨ ਹੈ ਕਿ ਸੈਸਾਰ 
ਵਿਚ ਕੇਵਲ ਗੋਬਿੰਦ ਨਾਮ ਅਤੇ ਸਾਧੂ ਹੀ ਅਮਰ ਹੁੰਦੇ 
ਹਨ। ਫੁਰਮਾਨ ਹੈ - ਨਮ ਗਹਿਓ ਸਾਧੁ ਗਹਿਓ ਗੰਹਿਓ ਗੁਰ 

ਗੀਝੰਦੁ / ਪੰਨਾ-1429 


ਸੈਤ ਬਾਬਾ ਵਰਿਆਮ ਸਿੰਘ ਜੀ ਅਮਰ ਹਨ, ਉਨ੍ਹਾਂ 
ਦਾ ਨਾਮ ਸਦਾ ਲਈ ਰਹੇਗਾ। ਉਨ੍ਹਾਂ ਨੇ ਸੈਸਾਰ 
ਨਾਲ ਜੋੜਿਆ, ਜੀਅ ਦਾਨ ਬਖਸ਼ਿਆ। 


ਨੂੰ ਯਾਦ ਕੀਤਾ ਤੇ ਦੱਸਿਆ ਕਿ ਬਾਬਾ ਜੀ ਸਭ ਪ੍ਰੰਮੀਆਂ 
ਦੇ ਅੰਗ ਸੈਗ ਹਨ। ਬਾਬਾ ਹਰਪਾਲ ਸਿੰਘ ਜੀ ਰਤਵਾੜਾ 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਸਾਹਿਬ ਨੇ ਬੜੇ ਭਾਵਕ ਹੋ ਕੇ ਬਾਬਾ ਜੀ ਦੇ ਸੈਸਾਰ 
ਯਾਤਰਾ ਦੇ ਅੰਤਿਮ ਸਮੇਂ ਦਾ, ਵਿਛੋੜੇ ਦਾ ਜ਼ਿਕਰ 
ਕਰਦਿਆਂ, ਪਿਆਰੇ ਦੀ ਯਾਦ ਵਿਚ ਕੁਝ ਸਮਾਂ ਸਿਮਰਨ 
ਵਿਚ ਜੁੜਨ ਲਈ ਬੇਨਤੀ ਕੀਤੀ। ਬਾਬਾ ਜੀ ਦੀ ਛੋਟੀ 
ਬੇਟੀ ਰਿਪਜੀਤ ਕੌਰ ਸਿੱਧੂ ਨੇ ਬਾਬਾ ਜੀ ਦੀ ਪਿਆਰੀ 
ਯਾਦ ਵਿਚ “ਵਾਹਿਗੁਰੂ” ਸ਼ਬਦ ਦਾ ਜਾਪ ਬੜੇ ਸਾਂਤ 
ਮਾਹੌਲ ਵਿਚ ਸੈਗਤਾਂ ਨਾਲ ਮਿਲ ਕੇ ਕੀਤਾ। ਭਾਈ 
ਸਤਿਨਾਮ ਸਿੰਘ ਯੂ.ਐਸ.ਏ. ਨੇ ਬਾਬਾ ਜੀ ਨੂੰ ਸ਼ਰਧਾਂਜਲੀ 


ਸਦਾ ਖਿਮਾ ਦੇ ਘਰ ਵਿਚ ਵਿਚਰਦੇ ਸਨ। ਉਨ੍ਹਾਂ ਦੇ 
ਸਮਰਪਿਤ ਮਲਕੀਅਤ ਸਿੰਘ ਦੀ ਕੈਸਿਟ ਰੀਲੀਜ਼ ਕੀਤੀ 


ਵਿਚਰਦੇ ਸਾਨੂੰ ਇਹ ਅਨੁਭਵ ਬਖਸ਼ਦੇ ਰਹੇ । 


ਮੇਰੇ 
ਅੰਗ ਇਨ੍ਹਾਂ ਵਿਚ ਕੰਮ ਕਰਨ ਦੀ ਸ਼ਕਤੀ ਉਸ ਦੀ ਜੋਤਿ 
ਹੀ ਹੈ। ਸਰੀਰ ਵਿਚ ਜੋਤਿ ਹੈ, ਸਰੀਰ ਕਿਰਿਆਸ਼ੀਲ ਹੈ, 
ਜੋਤਿ ਨਿਕਲ ਜਾਂਦੀ ਹੈ, ਪਰਮ ਜੋਤਿ ਵਿਚ ਲੀਨ ਹੋ 
ਜਾਂਦੀ ਹੈ। ਮਹਾਂਪੁਰਸ਼ ਸਦਾ ਹੀ ਬ੍ਰਹਮਲੀਨ ਰਹਿੰਦੇ ਸਨ। 
ਸਦਾ ਬ੍ਹਮ-ਧੁਨੀ ਅਨਹਦ-ਨਾਦ ਦੇ ਸੈਗੀਤ ਵਿਚ ਮਹਿਵ 
ਰਹਿੰਦੇ ਸਨ। ਮਨ ਦੇ ਗੁਰਦਵਾਰੇ ਵਿਚ ਇਸ ਅਨਹਦ- 


ਬਦ ਹੋ ਜਾਂਦੇ ਹਾਂ, ਵੈਰ ਵਿਰੋਧ ਵਿਚ ਘਿਰ ਜਾਂਦੇ ਹਾਂ, 
ਅਨਹਦ-ਨਾਦ ਤੋਂ ਟੁੱਟ ਜਾਂਦੇ ਹਾਂ। ਜੇ ਮਨ ਵਿਚ ਸਤਿਨਾਮ 
ਵਾਹਿਗੁਰੂ ਦਾ ਜਾਪ ਆ ਜਾਵੇ ਤਾਂ ਇਹ ਦੀਵਾਰਾਂ 
ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੁਨ-ਮਹੱਲ ਵਿਚ ਜਾਣ 
ਦੇ ਕੁਝ ਤਰੀਕੇ ਹਨ, ਕੁਝ ਰਸਤੇ ਹਨ। ਪਹਿਲਾਂ ਮਨ ਨੂੰ 
ਸ਼ਾਂਤ ਕਰੋ, ਸਾਰੀਆਂ ਉਮੰਗਾਂ ਦੂਰ ਕਰੋ, ਇਕੋ ਉਮੰਗ ਪੈਦਾ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਕਰੋ ਕਿ ਇਹ ਅਨਹਦ ਨਾਦ ਮੈਨੂੰ ਸੁਣਾਈ ਦੇਵੇ, ਆਪਣੇ 
ਮਸਤਕ ਦੇ ਸ਼ਿਕਨ ਦੂਰ ਕਰ ਲਵੋ, ਫੇਰ ਚਲਦੇ ਫਿਰਦੇ , 
ਉਠਦੇ ਬੈਠਦੇ, ਮਨ ਦੀ ਗੁਫਾ ਵਿਚ ਜਾਵੋ, ਇਸ ਗੁਫਾ 
ਵਿਚ ਅਖੁੱਟ ਭੰਡਾਰਾ ਹੈ। ਫਿਰ ਪਿਆਰ ਵਿਚ ਬੋਲੋਂ 
ਸਤਿਨਾਮ ਸੀ ਵਾਹਿਗੁਰੂ, ਸਤਿਨਾਮ ਸੀ ਵਾਹਿਗੁਰੂ । ਬੁਲ੍ਹਾਂ 
ਰਾਹੀਂ, ਜੀਭਾ ਰਾਹੀਂ, ਮਨ ਰਾਹੀਂ, ਸੂਸਾਂ ਰਾਹੀਂ ਆਪ ਜੀ 
ਨੇ ਜਾਪ ਦੀ ਵਿਧੀ ਵੀ ਦੱਸੀ ਤੇ ਜਾਪ ਵੀ ਕਰਵਾਇਆ। 

ਸੰਤ ਬਾਬਾ ਬਲਵੰਤ ਸਿੰਘ ਜੀ ਰਾੜਾ ਸਾਹਿਬ 
ਵਾਲਿਆਂ ਨੇ ਬਾਬਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ 


“ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ। ਭਾਈ 
ਸਾਹਿਬ ਨੇ 31 ਤਾਰੀਕ ਦਾ ਉਹ ਦ੍ਰਿਸ਼ ਅੱਖਾਂ ਦੇ ਸਾਮ੍ਹਣੇ 
ਲਿਆ ਕੇ ਰੱਖ ਦਿਤਾ ਅਤੇ ਇਉਂ ਪ੍ਰਤੀਤ ਹੋ ਰਿਹਾ ਸੀ 


ਕੇ ਇਸ ਦਿ੍੍‌ਸ਼ ਨੂੰ ਤੱਕ ਰਹੇ ਹੁੰਦੇ ਹਨ। ਉਨ੍ਹਾਂ ਦੇ 
ਪਰਉਪਕਾਰਾਂ ਨੂੰ ਬਿਆਨ ਕਰਦਿਆਂ ਭਾਈ ਸਾਹਿਬ ਜੀ ਨੇ 


ਸੱਚੇ ਧਰਮ ਨਾਲ ਜੋੜਿਆ। ਸਾਰੀ ਮਨੁੱਖਤਾ ਦਾ ਧਰਮ 
ਇਕੋਂ ਹੈ, ਸਭ ਰੱਬ ਦੇ ਪ੍ਰਕਾਸ਼ ਵਿਚ ਜੀਉਂਦੇ ਹਨ। ਸਭਨਾਂ 
ਵਿਚ ਇਕੋ ਜੋਤਿ ਪ੍ਰਕਾਸ਼ਮਾਨ ਹੋ ਰਹੀ ਹੈ - ਸਭ ਅਹਿ 
ਜੋਤਿ ਜੌਤਿ ਹੈ ਸੋਇ, ,ਤਿਸ਼ਦੇ ਚਾਨਣ ਸ਼ਭ ਆਹ ਚਾਨਣ 
ਹੀਇ/” ਮਹਾਂਪੁਰਸ਼ ਐਸੀ ਜੋਤਿ ਦੀ ਪਛਾਣ ਬਖਸ਼ਦੇ ਰਹੇ 
ਹਨ ਅਤੇ ਹੁਣ ਵੀ ਸਾਡੇ ਅੰਗ ਸੈਗ ਹਨ ਅਤੇ ਗਿਆਨ 
ਚਾਨਣ ਪ੍ਰ ਦਾਨ ਕਰ ਰਹੇ ਹਨ। ਇਹ ਮਿਸ਼ਨ ਉਨ੍ਹਾਂ ਦੇ 
ਸੁਪਨਿਆਂ ਨੂੰ ਸਾਕਾਰ ਕਰ ਰਿਹਾ ਹੈ ਜਿਸ ਵਿਚ ਮਹਾਂਪੁਰਸ਼ਾਂ 


੧3।1018115163160£11131.੮0।੧) 


ਸਭ ਮਿਲ ਕੇ ਪਿਆਰ ਅਤੇ ਪੂਰੀ ਤਨਦੇਹੀ ਨਾਲ ਸੇਵਾ 
ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਵੇਂ ਹਰ ਪ੍ਰਾਣੀ ਨੇ 


ਦਿਨ ਪ੍ਰਤੀਦਿਨ ਵਧਦੀ ਰਹਿੰਦੀ ਹੈ। ਜਦੋਂ ਕਿ ਸੈਸਾਰੀ ਬੰਦੇ 
ਦੀ ਯਾਦ ਸਮਾਂ ਪਾ ਕੇ ਧੁੰਧਲੀ ਹੁੰਦੀ ਜਾਂਦੀ ਹੈ। ਉਨ੍ਹਾਂ ਨੇ 
ਇਹ ਧਾਰਨਾ ਗਾਇਨ ਕੀਤੀ - ਅੰਦਰ ਸਹਿਜ ਸਮਾਧੀ 
ਦੁਆਰੇ ਦਸਵੇ' ਪ੍ਰਕਾਸ਼ ਇਕੋ ਆਤਮਾ ਦਾ/” ਅਤੇ ਇਸਦੀ 
ਵਿਸਥਾਰ ਪੂਰਵਕ ਵਿਆਖਿਆ ਕੀਤੀ। 

ਮਹਾਨ ਗੁਰਮਤਿ ਸਮਾਗਮ ਦਾ ਤੀਜਾ ਦਿਨ 

ਮਿਤੀ 1 ਨਵੰਬਰ ਰਤਵਾੜਾ ਸਾਹਿਬ ਵਿਖੇ ਮਹਾਨ 
ਗੁਰਮਤਿ ਸਮਾਗਮ ਦਾ ਅੱਜ ਤੀਜਾ ਦਿਨ ਸੀ। 700 % 
250 ਫੁੱਟ ਦਾ ਸਜਿਆ ਹੋਇਆ ਵਿਸ਼ਾਲ ਪੰਡਾਲ ਅੱਜ 
ਸਵੇਰ ਤੋ ਹੀ ਸੈਗਤਾਂ ਨਾਲ ਭਰਪੁਰ ਹੋ ਰਿਹਾ ਸੀ। ਗੁਰ 
ਗੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਅਤੇ 
ਹੁਕਮਨਾਮੇ ਉਪਰੈਤ ਅੱਜ ਦੇ ਦੀਵਾਨ ਦੀ ਪਰਾਰੈਭਤਾ ਭਾਈ 
ਪਾਲ ਸਿੰਘ ਜੀ ਦੇ ਸ਼ਬਦ ਗਾਇਨ ਨਾਲ ਹੋਈ। ਉਪਰੈਤ 
ਭਾਈ ਹਰਜੀਤ ਸਿੰਘ ਜੀ ਯੂ.ਪੀ., ਬੀਬਾ ਗੁਰਵਿੰਦਰ ਕੌਰ 
ਸਰਹਾਲੀ ਅੰਮ੍ਰਿਤਸਰ, ਭਾਈ ਰਜਿੰਦਰ ਸਿੰਘ ਰਤਵਾੜਾ 
ਸਾਹਿਬ, ਆਈ.ਟੀ. ਕਾਲਜ ਰਤਵਾੜਾ ਸਾਹਿਬ ਦੇ 
ਵਿਦਿਆਰਥੀ, ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ 
ਰਤਵਾੜਾ ਸਾਹਿਬ ਅਤੇ ਸੈਤ ਵਰਿਆਮ ਸਿੰਘ ਮੈਮੋਰੀਅਲ 
ਪਬਲਿਕ ਰਤਵਾੜਾ ਸਾਹਿਬ ਸਕੂਲ ਦੇ ਬੱਚਿਆਂ ਨੇ 
ਮਿੱਠੀਆਂ ਸੁਰੀਲੀਆਂ ਆਵਾਜ਼ਾਂ ਵਿਚ ਇਕ ਇਕ ਸ਼ਬਦ 
ਗਾਇਨ ਕਰਕੇ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ । 
ਉਪਰੈਤ ਭਾਈ ਲਸ਼ਕਰ ਸਿੰਘ ਯੂ.ਪੀ. ਅਤੇ ਡਾਕਟਰ 


ਜਿਸ਼ ਪਿਆਰੇ ਸਿਉਂ ਨੌਹ ਤਿਸ਼ ਆਗੈ ਮੰਡ ਚਲੀਐ / 


%। 53੧0੫ 18£[। 5।੧੬। .। ੬00) 


61 


ਧ੍ਰਿਗੁ ਜੀਵਣੁ ਸੰਸਾਰਿ ਤਾ ਕੈ' ਪਾਛੈ ਜੀਵਣਾ / ਪੰਨਾ-83 


ਅਣਜਾਣ ਐਸਾ ਵੀ ਕਰਦੇ ਹਨ। ਉਨ੍ਹਾਂ ਨੇ ਤਾਂ'ਗੁਰੂ ਦੀ 
ਸ਼ਰਨ ਵਿਚ ਆ ਕੇ ਸਾਰਾ ਆਪਾ ਸਮਰਪਿਤ ਕਰ ਦਿਤਾ 
ਸੀ, ਸਰੀਰ, ਮਨ, ਬੁੱਧੀ, ਅਹੈਕਾਰ ਸਭ ਕੁਝ ਗੁਰੂ ਅਰਪਨ 
ਕਰਕੇ ਸੇਵਾ ਵਿਚ ਤੇ 
ਕੀਤੀ ਤੇ ਪ੍ਰਵਾਨ ਹੋਏ, ਹੁਕਮ ਮੰਨਿਐ ਹੋਵੈ ਪਰਵਾਣੁ ਤਾ 
ਖਸ਼ਮੈ ਕਾ ਮਹਲ ਪਾਹਇਸ਼ੀ / ਪੰਨਾ-477 


ਸਵਾਮੀ ਬ੍ਰਹਮ ਮੁਨੀ ਜੀ ਜਲਾਲ ਪੁਰ ਬਠਿੰਡਾ 
ਵਾਲਿਆਂ ਨੇ ਬਾਬਾ ਜੀ ਨੂੰ ਭਰਵੀਂ ਸ਼ਰਧਾਂਜਲੀ ਭੇਂਟ 
ਕੀਤੀ ਤੇ ਕਿਹਾ - 

ਬ੍ਰਹਮਗਿਆਨੀ ਸ਼ਦ ਜੀਵੈ ਨਹੀੰ ਮਰਤਾ ਪੰਨਾ-273 

ਭਾਈ ਸਾਹਿਬ ਗੁਰਦੀਪ ਸਿੰਘ ਯੂ.ਪੀ. ਵਾਲਿਆਂ ਨੇ 
ਸ਼ਬਦ-ਕੀਰਤਨ ਅਤੇ ਵਿਆਖਿਆ ਕਰਦਿਆਂ ਸਪਸ਼ਟ 
ਕੀਤਾ ਕਿ ਅਸਲ ਮਰਨਾ “ਹਉਂ? ਦਾ ਮਰਨਾ ਹੈ ਜਿਸ ਨਾਲ 
ਮਨੁੱਖ ਜਨਮ ਮਰਨ ਦੇ ਗੇੜ ਵਿਚੋਂ ਨਿਕਲ ਜਾਂਦਾ ਹੈ। 
ਗੁਰਵਾਕ ਹੈ - 

ਐਸੀ ਮਰਨਾ ਜੋ ਮਰੈ ਬਹਰਿ ਨ ਮਰਨਾ ਹੋਇ॥ 

ਪੰਠਾ-555 

ਆਪ ਜੀ ਨੇ ਦੱਸਿਆ ਕਿ ਮਹਾਂਪੁਰਸ਼ਾਂ ਦੇ ਮਿਸ਼ਨ ਦਾ 
ਸੈਬਧ ਭਾਈ ਸਾਹਿਬ ਭਾਈ ਦਯਾ ਸਿੰਘ ਜੀ ਦੀ ਸੈਪਰਦਾ 
ਨਾਲ ਹੈ। ਇਸ ਪਰੈਪਰਾ ਦੇ ਮੁਖੀਆਂ ਨੇ ਨਾਮ ਬਾਣੀ ਰਾਹੀਂ 
ਲੱਖਾਂ ਲੋਕਾਂ ਦਾ ਉਧਾਰ ਕੀਤਾ - 'ਗੁਗਮ/ਖਿ ਕਟਿ 
ਓਧਾਰਦਾ ਦੇਹ ਨਾਵੈ ਏਕ ਕਣ7/” 

ਇਸ ਪਰੈਪਰਾ ਵਿਚ ਹੀ ਬਾਬਾ ਸਾਹਿਬ ਸਿੰਘ ਬੇਦੀ 
ਊਨੋ ਵਾਲੇ, ਬਾਬਾ ਰਾਮ ਸਿੰਘ ਵਿਰੱਕਤ, ਬਾਬਾ ਬੀਰ ਸਿੰਘ 
ਨੌਰਗਾਬਾਦ ਵਾਲੋ, ਬਾਬਾ ਮਹਾਰਾਜ ਸਿੰਘ ਜੀ ਬੜੇ ਬੜੇ 


ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਨਾਮ ਦਾ ਛੱਟਾ ਦੇ ਕੇ ਕੋਟਾਂ 
ਦਾ ਉਧਾਰ ਕੀਤਾ ਹੈ। 


ਸਵਾਮੀ ਬੀਬੀ ਪ੍ਰੀਤਮ ਜਯੋਤੀ ਜੀ ਅੰਮ੍ਰਿਤਸਰ 
ਵਾਲਿਆਂ ਨੇ 'ਸ਼ਬਦ ਗੁਰੂ ਸੁਰਤਿ ਧੁਨਿ ਚੇਲਾ” ਵਿਸ਼ੇ ਤੇ 
ਆਪਣੇ ਅੰਮ੍ਰਿਤਮਈ ਪ੍ਰਵਚਨ ਸੈਗਤਾਂ ਨਾਲ ਸਾਂਝੇ ਕੀਤੇ । 
ਉਨ੍ਹਾਂ ਦੱਸਿਆ ਕਿ ਪਰਮ ਗੁਰੂ ਪ੍ਰਮਾਤਮਾ ਹੈ, ਗੁਰੂ ਨਾਨਕ 
ਦੇਵ ਜੀ ਦਾ ਗੁਰੂ ਅਪਰੈਪਰ ਪਾਰਬ੍ਰਹਮ ਪ੍ਰਮੇਸ਼ੂਰ ਹੀ ਸੀ 
“ਅਪਰੰਪਰ ਪਾਰਬ੍ਹਹਮ` ਪਰਮੇਸਰ ਨਾਨਕ' ਗੁਰ /ਮਿਲਿਆ ਸੋਈ 
ਜੀਉ / ਪੰਨਾ 599 

ਮਿਥਿਆ ਸ਼ਬਦ ਜਾਲ ਨੇ ਸੈਸਾਰ ਨੂੰ ਭਟਕਣਾ ਵਿਚ 
ਪਾਇਆ ਹੋਇਆ ਹੈ, ਬੋਧਨਾਂ ਵਿਚ ਬੰਨ੍ਹਿਆ ਹੋਇਆ ਹੈ। 
ਇਲਾਹੀ ਸ਼ਬਦ, ਗੁਰੂ ਦਾ ਸ਼ਬਦ ਇਨ੍ਹਾਂ ਬੈਧਨਾਂ ਤੋਂ ਮੁਕਤ 
ਕਰਦਾ ਹੈ। ਸ਼ਬਦ ਗਿਆਨ ਹੈ, ਰੌਸ਼ਨੀ ਹੈ, ਅਗਿਆਨਤਾ 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਨੂੰ ਦੂਰ ਕਰਦਾ ਹੈ, ਗਿਆਨ ਦਾ ਪ੍ਰਕਾਸ਼ ਕਰਦਾ ਹੈ। 
ਪਹਿਲਾਂ ਅਸੀਂ ਕੈਨਾਂ ਰਾਹੀਂ ਸ਼ਬਦ ਸੁਣਦੇ ਹਾਂ, ਫੇਰ ਉਸਦੇ 
ਅਰਥ ਭਾਵ ਸਪਸ਼ਟ ਹੁੰਦੇ ਹਨ। ਦੁਨਿਆਵੀ ਸ਼ਬਦ ਵੀ 
ਨਾਮੀ ਨਾਲ ਜੋੜਦੇ ਹਨ, ਤਿਵੇਂ ਹੀ ਰੂਹਾਨੀ ਸ਼ਬਦ, 
ਗੁਰਬਾਣੀ ਅਤੇ ਨਾਮ ਨਾਮੀ ਨਾਲ ਜੋੜਦੇ ਹਨ। ਇਸ ਸ਼ਬਦ 
ਵਿਚ ਹੀ ਸੁਰਤਿ ਨੂੰ ਜੋੜਨਾ ਹੈ। ਸ਼ਬਦ ਗੁਰ ਅੰਦਰ ਵਸਦੇ 
ਸ਼ਬਦ ਨਾਲ ਜੋੜ ਦਿੰਦਾ ਹੈ। ਮਹਾਤਮਾ, ਮਹਾਂਪੁਰਸ਼ ਸੁਰਤਿ 
ਨੂੰ ਜੋੜਨ ਵਿਚ ਸਹਾਇਤਾ ਕਰਦੇ ਹਨ। ਗੁਰੂ ਗੰਥ ਸਾਹਿਬ 
ਦੀ ਬਾਣੀ ਸ਼ਬਦ ਗੁਰੁ ਹੈ, ਇਸ ਦੇ ਅਭਿਆਸ ਰਾਹੀਂ 

ਨੰ ਸ਼ਬਦ ਵਿਚ ਜੋੜ ਸਕਦੇ ਹਾਂ। ਗੁਰ ਦਾ ਸ਼ਬਦ 

ਰੂਪ ਵਿਚ ਪ੍ਰਗਟ ਹੋਇਆ, ਗੁਰਮੰਤਰ ਰੂਪ ਵਿਚ 
ਕਿਆ 


ਡਾ. ਜਗਜੀਤ ਸਿੰਘ, ਚੀਫ ਐਡੀਟਰ “ਆਤਮ 
ਮਾਰਗ” ਨੇ “ਮਹਾਂਪੁਰਸ਼ਾਂ ਦੇ ਜੀਵਨ ਵਿਚ ਸਹਜ” ਵਿਸ਼ੇ ਤੇ 
ਬੋਲਦਿਆਂ ਦੱਸਿਆ ਕਿ ਸੈਸਾਰ ਤਿੰਨਾਂ ਗੁਣਾਂ ਵਿਚ ਭਟਕ 
ਰਿਹਾ, ਸਹਿਜ ਅਵਸਥਾ ਅਡੋਲਤਾ ਦੀ, ਅਨੰਦ ਦੀ 
ਅਵਸਥਾ ਹੈ ਜੋ` ਤਿੰਨਾਂ ਗੁਣਾਂ ਵਿਚੋਂ ਨਿਕਲ ਕੇ ਤੁਰੀਆ 
ਵਿਚ ਵਿਚਰਨ ਦੀ ਅਵਸਥਾ ਹੈ ਜਿਥੇ ਕੋਈ ਵੈਰ ਵਿਰੋਧ 
ਨਹੀਂ, ਬਖੇੜੇ ਨਹੀਂ। ਇਹ “ਬੇਗਮਪੁਰਾ” ਹੈ ਜੋ ਹਰ ਤਰ੍ਹਾਂ 
ਦੁਖ ਅੰਦੇਸ਼ਿਆਂ ਤੋਂ ਮੁਕਤ ਹੁੰਦਾ ਹੈ। ਤਿੰਨਾਂ ਗੁਣਾਂ ਦੇ 
ਸੈਸਾਰ ਵਿਚ ਵੈਰ ਵਿਰੋਧ, ਕਾਮ, ਕ੍ਰੇਂਧ, ਮੋਹ, ਝੂਠ, ਵਿਕਾਰ 
ਮਹਾ ਲੋਭ, ਧ੍ਰੋਹ ਦਾ ਵਾਤਾਵਰਣ ਹੁੰਦਾ ਹੈ। ਮਹਾਂਪੁਰਸ਼ 
ਇਨ੍ਹਾਂ ਗੁਣਾਂ ਤੋਂ ਉਪਰ ਉਠ ਕੇ ਸਹਿਜ, ਅਨੰਦ, ਵਿਗਾਸ, 
ਅਡੋਲਤਾ ਦੀ ਅਵਸਥਾ ਵਿਚ ਵਿਚਰਦੇ ਹਨ ਅਤੇ ਐਸੀ 
ਸਹਿਜ ਅਵਸਥਾ ਵਿਚ ਵਿਚਰਨ ਦਾ ਮਾਰਗ ਦਰਸ਼ਨ ਕਰਦੇ 
ਹਨ। 

ਸੈਤ ਸਾਧੂ ਸਿੰਘ ਸੈਗਰੂਰ ਵਾਲਿਆਂ ਨੇ “ਸਿੱਖੋ ਸਬਦ 
ਪਿਆਰਿਓ “ਜਨਮ ਮਰਣ ਕੀ ਟੇਕ” ਦੀ ਧਾਰਨਾ ਨਾਲ 
ਕਿ ਮਹਾਂਪੁਰਸ਼ ਸਦਾ ਹੀ ਸਿਮਰਨ ਵਿਚ ਜੁੜੇ ਰਹਿੰਦੇ ਸਨ 
ਅਤੇ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਦੇ ਰਹਿੰਦੇ ਸੀ। 
ਉਨ੍ਹਾਂ ਦੀ ਅਭੁੱਲ ਯਾਦ ਸਦਾ ਬਣੀ ਰਹੇਗੀ। ਉਹ ਜਨਮ 
ਮਰਣ ਤੋ ਰਹਿਤ ਸਨ। 


ਬਾਬਾ ਹਰਪਾਲ ਸਿੰਘ ਜੀ ਰਤਵਾੜਾ ਸਾਹਿਬ ਵਾਲੇ 
ਜਿਨ੍ਹਾਂ ਨੇ ਤਨ ਮਨ ਧਨ ਸਭ ਕੁਝ ਮਹਾਂਪੁਰਸ਼ਾਂ ਨੂੰ ਸੌਂਪ 
ਕੇ ਰਤਵਾੜਾ ਸਾਹਿਬ ਆ ਨਿਵਾਸ ਕੀਤਾ। ਉਨ੍ਹਾਂ ਨੇ 
ਕਿ ਮਾਰਫਤ ਵਿਚ ਵਿਚਰਨ ਵਾਲਿਆਂ ਸਭਨਾਂ ਦੀ 
ਆਪਸੀ ਡੂੰਘੀ ਸਾਂਝ ਹੁੰਦੀ ਹੈ। ਜਿਵੇਂ ਨਾਮਧਾਰੀ ਪ੍ਰਥਾ 
ਵਾਲਿਆਂ ਨਾਲ ਭਾਵੇਂ ਕੁਝ ਲੋਕ ਵਖੇਵਾਂ ਰਖਦੇ ਹੋਣ ਪਰ 
ਮਹਾਂਪੁਰਸ਼ ਉਨ੍ਹਾਂ ਨੂੰ ਇਸ ਕਰਕੇ ਪਿਆਰ ਤੇ ਸਤਿਕਾਰ 
ਦਿੰਦੇ ਸੀ ਕਿ ਉਹ ਨਾਮ ਅਭਿਆਸੀ ਹਨ। ਉਨ੍ਹਾਂ ਦੇ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਸਤਿਗੁਰੂ ਵੀ ਮਹਾਂਪੁਰਸ਼ਾਂ ਨੂੰ ਬਹੁਤ ਪਿਆਰ ਤੇ ਸਤਿਕਾਰ 
ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਗੁਰੁ ਗ੍ਰੰਥ ਸਾਹਿਬ ਸਭ ਦੇ 
ਸਾਂਝੇ ਹਨ, ਸਰਬ ਮਨੁੱਖਤਾ ਲਈ ਹਨ, ਗੁਰੁ ਗੰਥ ਸਾਹਿਬ 
ਵਿਚ ਵਿਸ਼ਵਾਸ਼ ਰੱਖਣ ਵਾਲੇ ਹਰ ਖੇਤਰ ਦੇ ਪ੍ਭੂ 
ਪਿਆਰਿਆਂ ਨਾਲ ਪਿਆਰ ਦੀ ਸਾਂਝ ਪਾਉਂਦੇ ਹਨ। 

ਭੈਣੀ ਸਾਹਿਬ ਤੋਂ ਆਏ ਨਾਮਧਾਰੀ ਕੀਰਤਨੀ ਜੱਥੇ 
ਨੇ ਨਿਰਧਾਰਤ ਰਾਗਾਂ ਵਿਚ ਅਤੇ ਮਿੱਠੀ ਸੁਰੀਲੀ ਆਵਾਜ਼ 
ਵਿਚ ਗੁਰਬਾਣੀ ਕੀਰਤਨ ਰਾਹੀਂ ਸੈਗਤਾਂ ਨੂੰ ਨਿਹਾਲ 
ਕੀਤਾ ਅਤੇ ਵਿਸ਼ੇਸ਼ ਕਰਕੇ “ਮਹਿਮਾ ਕਵਨ ਬਖਾਨੋ ਸੈਤਨ 
ਕੀ” ਪੰਗਤੀ ਨੂੰ ਧਾਰਨਾ ਬਣਾ ਕੇ ਅਨੇਕ ਪ੍ਰਮਾਣਾ ਰਾਹੀਂ 
ਸੰਤਾਂ ਸਾਧੁਆਂ ਦੀ ਮਹਿਮਾ ਦਾ ਗਾਇਨ ਕਰਦਿਆਂ 
ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਜੱਥੇ ਨੇ ਦੁਜਾ 
ਸ਼ਬਦ, ਕਬੀਰ ਜੀ ਦੀ ਰਚਨਾ ਗਰ ਕੇ ਸ਼ੰਤ ਸ਼ਦਾ ਥ੍ਰਿ 
ਪੂਜਹਾ ਜੌ ਹਰਿ ਨਾਮ ਜਪਾਤ# ਪੰਨਾ-1257 ਦਾ ਗਾਇਨ 
ਕੀਤਾ। ਸੈਤ ਬਾਬਾ ਖੁਸ਼ਹਾਲ ਸਿੰਘ ਜੀ ਟਿੱਬੀ ਸਾਹਿਬ 
ਵਾਲਿਆਂ ਨੂੰ ਸਿਰੋਪਾ ਬਖਸ਼ਿਸ਼ ਕੀਤਾ ਗਿਆ ਹੈ। ਬਾਬਾ 
ਜਸਵੰਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ 
ਜੱਥੇ ਨੇ “ਵਾਹਿਗੁਰੂ” ਗੁਰਮੰਤਰ ਦਾ ਕੀਰਤਨ ਰਾਹੀਂ ਜਾਪ 
ਕਰਵਾਇਆ ਅਤੇ “ਆਪ ਮੁਕਤਿ ਮੁਕਤਿ ਕਰੇ ਸੈਸਾਰ” 
ਸ਼ਬਦ ਦਾ ਗਾਇਨ ਕੀਤਾ। ਕੈਪਟਨ ਕੰਵਲਜੀਤ ਸਿੰਘ 
ਪੰਜਾਬ ਸਰਕਾਰ ਦੇ ਸਾਬਕਾ ਖਜ਼ਾਨਾ ਮੰਤਰੀ ਨੇ ਸੈਗਤਾਂ 
ਨੂੰ ਸੈਬੋਧਨ ਕਰਦਿਆਂ ਮਹਾਂਪੁਰਸ਼ਾਂ ਨੂੰ ਭਰਪੁਰ ਸ਼ਰਧਾਂਜਲੀ 
ਭੇਂਟ ਕਰਦਿਆਂ ਦੱਸਿਆ ਕਿ ਸੈਤ ਮਹਾਂਪੁਰਸ਼ਾਂ ਨੇ ਇਸ 
ਇਲਾਕੇ ਦੇ ਘਰ ਘਰ ਪਿੰਡ ਪਿੰਡ ਵਿਚ ਜਾ ਕੇ ਲੋਕਾਂ ਨੂੰ 
ਗੁਰੂ ਘਰ ਨਾਲ ਜੋੜਿਆ। ਉਹ ਨਿਮਰਤਾ ਦੇ ਪੁੰਜ ਸਨ। 
ਅੱਜ ਦੀ ਚਣੰਤੀਆਂ ਨੂੰ ਮੁੱਖ ਰਖਦਿਆਂ ਇਕ ਪਾਸੇ 
ਰੂਹਾਨੀਅਤ ਦਾ ਪ੍ਰਚਾਰ ਕੀਤਾ, ਓਥੇ ਨਾਲ ਨਾਲ 
ਆਧੁਨਿਕ ਵਿਦਿਅਕ ਲੋੜਾਂ ਨੂੰ ਵੀ ਸਮਝਿਆ ਤੇ ਸਕੂਲ 
ਤੇ ਟੈਕਨੀਕਲ ਕਾਲਜ ਖੋਲ੍ਹੇ ਜੋ ਪ੍ਰਫੁੱਲਤ ਹੋ ਕੇ ਇਕ ਦਿਨ 
ਯੂਨੀਵਰਸਿਟੀ ਦਾ ਰੂਪ ਧਾਰਨ ਕਰ ਸਕਦੇ ਹਨ। ਬੀਬੀ 
ਦੇ ਐਮ.ਐਲ. ਨੇ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ 
ਤੇ ਦੱਸਿਆ ਕਿ ਬਾਬਾ ਜੀ ਨੇ ਏਥੇ ਰੂਹਾਨੀ ਜਾਗਰਤੀ ਵੀ 
ਲਿਆਂਦੀ ਤੇ ਵਿਦਿਆ ਦਾ ਪਾਸਾਰ ਵੀ ਕੀਤਾ। ਬਾਬਾ ਜੀ 
ਨੇ ਬੜੇ ਕਠਨ ਸਮੇਂ ਵਿਚ ਘਰ ਘਰ ਜਾ ਕੇ ਲੋਕਾਂ ਨੂੰ ਗੁਰੂ 
ਦਾ ਸੇਦੇਸ਼ ਦਿਤਾ। 

ਉਪਰੈਤ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ 
ਰਤਵਾੜਾ ਸਾਹਿਬ ਦੇ ਵਿਦਿਆਰਥੀ ਜਤਿੰਦਰ ਸਿੰਘ ਨੇ 
ਬਾਬਾ ਜੀ ਦੇ ਜੀਵਨ ਉਪਰ ਭਾਸ਼ਨ ਦਿਤਾ ਅਤੇ ਸੈਤ 
ਵਰਿਆਮ ਸਿੰਘ ਮੈਮੋਰੀਅਲ ਸਕੂਲ ਰਤਵਾੜਾ ਸਾਹਿਬ 
ਬੱਚਿਆਂ ਨੇ ਸ਼ਬਦ ਕੀਰਤਨ ਕੀਤਾ ਤੇ ਕਵਿਤਾਵਾਂ 
ਪੜ੍ਹੀਆਂ। 


੧3।10181151631)60£11131.੮0।੧) 


ਸ. ਸੈਤੋਖ ਸਿੰਘ ਰੋਧਾਵਾ, ਸਾਬਕਾ ਪ੍ਰਧਾਨ ਪੰਜਾਬ 
ਕਾਂਗਰਸ ਨੇ ਮਹਾਂਪੁਰਸ਼ਾਂ ਨੂੰ ਭਰਪੂਰ ਸ਼ਰਧਾਂਜਲੀ ਭੇਟ 
ਕਰਦਿਆਂ ਕਿਹਾ ਕਿ ਬਾਬਾ ਜੀ ਨੇ ਸਾਰੀ ਆਯੁ 
ਇਨਸਾਨੀਅਤ ਦਾ ਪ੍ਰਚਾਰ ਕੀਤਾ । ਗੁਰੂ ਦਾ ਸੰਦੇਸ਼ “ਮਾਨਸ 
ਕੀ ਜਾਤਿ ਸਭੈ ਏਕੋ ਪਹਿਚਾਨਬੋ” ਨੂੰ ਹੀ ਉਨ੍ਹਾਂ ਨੇ ਜੀਵਨ 
ਦਾ ਧੁਰਾ ਬਣਾਇਆ। ਸ. ਹਰਪਾਲ ਸਿੰਘ ਦੇਸੁ ਮਾਜਰਾ ਨੇ 
ਆਪ ਜੀ ਨੂੰ ਸਿਰੋਪਾ ਭੇਂਟ ਕੀਤਾ। ਬੀਬੀ ਰਾਜਿੰਦਰ ਕੌਰ 
ਭੱਠਲ ਰੁਰਲ ਡੀਵੈਲਪਮੈਂਟ ਮਨਿਸਟਰ ਨੇ ਮਹਾਂਪੁਰਸ਼ਾਂ ਨੁੰ 
ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ 
ਦੇ ਜ਼ਰੇ ਜ਼ਰੇ ਨੂੰ ਸੈਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਛੋਹ 
ਪਾਪਤ ਹੈ, ਇਹ ਸ਼ਹੀਦਾਂ ਦੀ ਧਰਤੀ ਹੈ, ਯੋਧਿਆਂ 
ਸੂਰਬੀਰਾਂ ਦੀ ਧਰਤੀ ਹੈ ਪਰ ਅੱਜ ਦੋਖੀ ਪਿਆਰ ਵਿਚ 
ਜ਼ਹਿਰ ਘੋਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਹੋ ਜਿਹੇ 
ਹਾਲਾਤ ਵਿਚ ਬਾਬਾ ਜੀ ਦੇ ਮਿਸ਼ਨ ਦੀ ਹੋਰ ਵੀ ਵਧੇਰੇ 
ਲੋੜ ਹੈ। ਬੀਬੀ ਭੱਠਲ ਨੇ ਆਪਣੇ ਅਖਤਿਆਰੀ ਫੈਡ ਵਿਚੋਂ 
51,000 ਰੁਪਏ ਬਾਬਾ ਜੀ ਵਲੋਂ ਬਣਾਏ ਐਜੂਕੇਸ਼ਨ 
ਟਰੱਸਟ ਲਈ ਦੇਣ ਦਾ ਐਲਾਨ ਕੀਤਾ। 

ਸੈਗਤ ਦੇ ਵਿਸ਼ਾਲ ਇਕੱਤਰਤਾ ਨੂੰ ਸੈਬੋਧਨ ਕਰਦਿਆਂ 
ਮਿਸ਼ਨ ਦੇ ਮੁਖੀ ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ 
ਨੇ ਕਿਹਾ ਕਿ ਮਹਾਂਪੁਰਸ਼ ਸੇਵਾ ਸਿਮਰਨ ਇਸ ਲਈ ਨਹੀਂ 
ਕਰਦੇ ਕਿ ਕੁਝ ਬਣਨਾ ਹੈ ਸਗੋਂ ਆਪਣਾ ਆਪ ਮਿਟਾਉਣਾ 
ਹੈ। ਆਪਣੀ ਹੋਂਦ ਖਤਮ ਕਰਕੇ ਹੀ ਰੱਬ ਪ੍ਰਾਪਤ ਹੁੰਦਾ ਹੈ 
ਸਗੋਂ ਰੱਬ ਦਾ ਰੂਪ ਹੀ ਹੋ ਜਾਈਦਾ ਹੈ। ਉਨ੍ਹਾਂ ਦਸਿਆ ਕਿ 
ਮਹਾਂਪੁਰਸ਼ਾਂ ਨੇ ਪਰਉਪਕਾਰਾਂ ਦੀ ਜੋ ਨੀਂਹ ਰੱਖੀ, 
ਸਤਿਕਾਰਯੋਗ ਬੀਜੀ ਦੀ ਅਗਵਾਈ ਵਿਚ ਅਤੇ ਮਿਸ਼ਨ 
ਦੇ ਸਾਰੇ ਪ੍ਰਮੀਆਂ ਦੇ ਸਹਿਯੋਗ ਨਾਲ ਪੂਰੀ ਹੋ ਰਹੀ ਹੈ ਤੇ 
ਪੁਰੀ ਤਨ ਦੇਹੀ ਨਾਲ ਅਸੀਂ ਸਭ ਨੇ ਕਾਰਜਸ਼ੀਲ ਰਹਿਣਾ 
ਹੈ। ਮਹਾਂਪੁਰਸ਼ਾਂ ਨੇ ਸਾਰੀ ਮਨੁੱਖਤਾ ਨਾਲ ਪਿਆਰ ਦੀ ਸਾਂਝ 
ਪਾਈ, ਨਫਰਤ ਦੀਆਂ ਵਿੱਥਾਂ ਮੇਟੀਆਂ, ਅਸੀਂ ਉਨ੍ਹਾਂ ਦੇ 
ਫੁਰਨੇ ਸਾਕਾਰ ਕਰਨੇ ਹਨ। “ਆਤਮ ਮਾਰਗ” ਦਾ ਮੁੱਖ 
ਸੁਨੇਹਾ ਵੀ ਇਹੋ ਹੈ, “ਜਿਨਿ ਪ੍ਰਮ ਕੀਓ ਤਿਨਿ ਹੀ ਪ੍ਰਭ 
ਪਾਇਓ” ਇਸ ਸੁਨੇਹੇ ਨੂੰ ਸੈਸਾਰ ਅੰਦਰ ਦੇਣ ਦਾ ਉਪਰਾਲਾ 
ਕਰਨਾ ਹੈ। ਵਿਦੇਸ਼ਾਂ ਵਿਚ ਵਸਦੇ ਪ੍ਰੰਮੀਆਂ ਦੇ ਅਥਾਹ 
ਪਿਆਰ, ਸ਼ਰਧਾ ਤੇ ਭਾਵਨਾ ਬਾਰੇ ਬੋਲਦਿੱਆਂ ਉਨ੍ਹਾਂ ਨੇ 
ਦੱਸਿਆ ਕਿ ਬਾਬਾ ਜੀ ਇਨ੍ਹਾਂ ਪਰੰਮੀਆਂ ਨਾਲ ਬਹੁਤ 
ਨਿਕਟ ਸਬੰਧ ਰਖਦੇ ਸਨ। ਅਸੀਂ ਇਹ ਪਿਆਰ ਤੇ ਸਾਂਝ 
ਬਣਾਈ ਰਖਣੀ ਹੈ। ਉਨ੍ਹਾਂ ਨੇ ਇਸ ਧਾਰਨਾ ਰਾਹੀਂ 
ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ - “ਬਾਝ 
ਪਿਆਰੇ ਦੇ ਉਜਾੜ ਸ਼ਾਨ ਦਿਸ਼ਦਾ, ਜਗ ਭਾਵੇ ਸ਼ਾਰਾ 
ਵਸ਼ਦਾ/” ਆਪ ਜੀ ਨੇ “ਏਕੇ ਕਗੀਅੰ ਨਾਨਕਾ, ਏਕ 
ਕਹੀਐ ਨਾਨਕਾ” ਦਾ ਅਰਥ ਭਾਵ ਅਨੇਕਾਂ ਪ੍ਰਮਾਣਾਂ ਰਾਹੀਂ 
ਸਪਸ਼ਟ ਕੀਤੇ। ਉਪਰੰਤ ਭਾਈ ਸਾਹਿਬ ਜੀ ਨੇ ਇਸ 
ਕਵਿਤਾ ਦਾ ਗਾਇਨ ਕੀਤਾ ਜਿਸ ਨੇ ਸੈਗਤਾਂ ਦੇ ਦਿਲਾਂ 


%। 53੧0੫ 18£[। 5।੧੬। .। ੬00) 


63 


ਨੂੰ ਟੁੰਬ ਕੇ ਸਾਰੀ ਸੈਗਤ ਦੇ ਨੋਤਰ ਸੇਜਲ ਕਰ ਦਿਤੇ । 
'ਪਿਆਰੇ ਦੀ ਅੱਜ ਯਾਦ ਸਤਾਵੇ, ਬਿਰਹੋਂ ਵਿਚ ਸੜਦੇ 


ਦਾ ਉਮਾਹ ਹੁੰਦਾ ਹੈ ਜਿਸ ਦੀ ਮਿਸਾਲ ਉਹ ਖੁਦ ਆਪ ਹੀ 
ਸਨ ਕਿਉਂਕਿ ਹੜ੍ਹਾਂ ਤੇ ਭੁਚਾਲ ਦੇ ਦੌਰਾਨ ਜਿਸ ਤਰ੍ਹਾਂ ਉਨ੍ਹਾਂ 
ਨੇ ਮਨੁੱਖਤਾ ਦੀ ਸੇਵਾ ਕੀਤੀ ਅਤੇ ਲੱਖਾਂ ਪ੍ਰਾਣੀਆਂ ਨੂੰ ਖੰਡੇ 
ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ 
ਲਾਇਆ। ਬ੍ਰਹਮਗਿਆਨੀ ਦੇ ਅੰਦਰ ਪਰਉਪਕਾਰ ਦਾ ਚਾਅ 
ਹੁੰਦਾ ਹੈ - 
ਬ੍ਰਹਮਗਿਆਨੀ ਪਰਉਪਕਾਰ ਓਮਾਹਾ // 
ਗੁਰਮਤਿ ਸਮਾਗਮ ਦਾ ਚੌਥਾ ਦਿਨ 


ਅੱਜ ਮਿਤੀ 2 ਨਵੰਬਰ ਸ਼ਨੀਵਾਰ ਸੀ ਮਾਨ ਸੈਤ 
ਬਾਬਾ ਵਰਿਆਮ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 
ਸਾਲਾਨਾ ਗੁਰਮਤਿ ਸਮਾਗਮ ਦਾ ਚੌਥਾ ਤੇ ਆਖਰੀ ਦਿਨ 
ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ 
ਅਤੇ ਹੁਕਮਨਾਮੇ ਉਪਰੈਤ ਸ਼ਬਦ ਕੀਰਤਨ ਅਤੇ ਪ੍ਰਵਚਨਾਂ 
ਦੀ ਲੜੀ ਆਰੈਭ ਹੋਈ। ਭਾਈ ਉਜਾਗਰ ਸਿੰਘ, ਭਾਈ 
ਮਨਪ੍ਰੀਤ ਸਿੰਘ, ਗਿਆਨੀ ਸਾਹਿਬ ਸਿੰਘ ਹੈਡ ਗ੍ਰੰਥੀ, ਭਾਈ 
ਹਣਕੀਤ ੫ ਹਤਵਾੜ` ਮਾਟਿਸ, ਸੈਤ ਅਜੀਤ ਸਿੰਘ 
ਕਾਰ ਸੇਵਾ ਵਾਲੇ, ਸਭਨਾਂ ਨੇ ਸ਼ਬਦ ਦੀ ਹਾਜ਼ਰੀ ਭਰੀ । 


ਭਾਈ ਗੁਰਪਾਲ ਸਿਘ ਜੀ ਨੇ ਸ਼ਬਦ ਕੀਰਤਨ ਅਤੇ 
ਵਖਿਆਨ ਰਾਹੀਂ ਇਹ ਵਿਚਾਰ ਦ੍ਰਿੜ੍ਹ ਕਰਵਾਇਆ ਕਿ 
ਕੁਝ ਵੀ ਪ੍ਰਾਪਤ ਕਰਨਾ ਹੋਵੇ, ਅੰਦਰ ਜਗਿਆਸਾ ਹੋਣੀ 
ਚਾਹੀਦੀ ਹੈ। ਭਾਈ ਫਕੀਰ ਸਿੰਘ ਰਤਵਾੜਾ ਸਾਹਿਬ ਨੇ 
ਕਵਿਤਾ ਰਾਹੀਂ ਮਹਾਂਪੁਰਸ਼ਾਂ ਪ੍ਰਤੀ ਆਪਣੇ ਦਿਲ ਦੇ 
ਵਲਵਲੇ ਪ੍ਰਗਟ ਕੀਤੇ । 

ਭਾਈ ਸਾਹਿਬ ਭਾਈ ਦਇਆ ਸਿੰਘ ਮੈਮੋਰੀਅਲ 
ਪਬਲਿਕ ਸਕੁਲ ਰਾਜਪੁਰਾ ਅਤੇ ਸੈਤ ਵਰਿਆਮ ਸਿੰਘ 
ਮੈਮੋਰੀਅਲ ਪਬਲਿਕ ਸਕੂਲ ਬਨੁੜ ਦੇ ਬੱਚਿਆਂ ਨੇ ਬੜੇ 
ਪਿਆਰੇ ਤੇ ਜੋਸ਼ੀਲੇ ਢੰਗ ਨਾਲ ਕਵਿਤਾਵਾਂ ਦਾ ਗਾਇਨ 
ਕੀਤਾ। ਬਾਬਾ ਗੁਰਦੇਵ ਸਿੰਘ ਬਨੂੜ ਵਾਲਿਆਂ ਨੇ ਆਪਣੇ 
ਪਿਆਰੇ ਲਈ ਵਗੇ ਹੰਝੂਆਂ ਨੂੰ ਕਵਿਤਾ ਰਾਹੀਂ ਪ੍ਰਗਟ 
ਕੀਤਾ। 


ਸੈਤ ਬਾਬਾ ਹਰੀ ਸਿੰਘ ਰੈਧਾਵੇ ਵਾਲਿਆਂ ਨੇ 'ਸ਼ਬਦ 
“ਆਤਮ ਮਾਰਗ, ਦਸੈਬਰ, 2002 


੧3।101181151631)60£11131.੮0।੧) 


ਵਿਚ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇਕ ਪ੍ਰਸ਼ਨ 
ਕੀਤਾ ਸੀ 'ਕਵਣ ਮਲੁ ਕਵਣ ਮਤਿ ਵੇਲਾ/ ਤੌਰਾ ਕਵਣੁ 
ਗੁਰੂ ਜਿਸ਼ ਕਾ ਤੂ ਚੇਲਾ//' ਪੰਨਾ-942 ਗੁਰੂ ਨਾਨਕ ਦੇਵ 
ਜੀ ਨੇ ਇਸੇ ਸੁਰ ਵਿਚ ਸੈਖੇਪ ਉਤਰ ਦਿਤਾ - 
ਪਵਨ ਅਰੰਭ ਸ਼ਤਿਗੁਰ ਮਤਿ ਵੇਲਾ / 
ਸਬਦੁ ਗੁਰੂ ਸ਼ਗਤਿ ਧੁਨਿ ਚੋਲਾ / ਪੰਨਾਂ - 943 
ਗੁਰਬਾਣੀ ਵਿਚ ਇਸ ਨੂੰ ਗੁਰਮਤਿ ਦਾ ਮੁਢਲਾ 
ਸਿਧਾਂਤ ਦਰਸਾਇਆ ਗਿਆ ਹੈ। ਫੁਰਮਾਨ ਹੈ 'ਸ਼ਝਦ ਸ਼ਗਤਿ 
ਕਾ ਨਵ ਰਖਾਈੰ।” ਗੁਰ ਮਹਾਰਾਜ ਦਾ ਫੁਰਮਾਨ ਹੈ ਕਿ 
ਸੁਰਤਿ ਨੂੰ ਸ਼ਬਦ ਨਾਲ ਜੋੜੇ ਬਿਨਾਂ ਮਨੁੱਖ ਬਾਰ ਬਾਰ ਜੈਮਦਾ 
ਮਰਦਾ ਰਹਿੰਦਾ ਹੈ। ਸ਼ਬਦੁ ਸ਼ਗਤਿ ਬੈਨ ਆਈਐ ਜਾਈਐ/' 
ਪੰਨਾ-1042 ਬਾਣੀ ਨੂੰ ਗੁਰੂ ਰੂਪ ਮੰਨਿਆ ਹੈ। ਬਾਣਾ ਗੁਰੂ 
ਗੁਰੂ ਹੈ ਬਾਣੀ /ਵਿਚਿ ਬਾਣ) ਅੰਮ੍ਰਿਤ ਸ਼ਾਰੇ ਪੰਨਾ - 982 
ਸ਼ਬਦ ਦਾ ਭਾਵ ਹੈ, ਧੁਨਿ, ਆਵਾਜ਼, ਗੁਰੂ ਦਾ ਉਪਦੇਸ਼, 
ਬ੍ਰਹਮ, ਪਰਮਾਤਮਾ ਅਨੇਕ ਅਰਥ ਮਿਲਦੇ ਹਨ। ਆਕਾਸ਼ ਦਾ 
ਗੁਣ ਆਵਾਜ਼ ਹੈ, ਹਵਾ ਵਿਚ ਦੋ ਗੁਣ ਹਨ। ਆਕਾਸ਼ ਤੋਂ 
ਆਵਾਜ਼ ਦਾ ਗੁਣ ਉਸ ਨੇ ਲਿਆ ਅਤੇ ਨਾਲ ਹੀ ਸਪਰਸ਼ 
ਦਾ ਗੁਣ ਧਾਰਨ ਕੀਤਾ। ਅੱਗ ਵਿਚ ਤਿੰਨ ਗੁਣ ਹਨ - 
ਸ਼ਬਦ, ਸਪਰਸ਼ ਤੇ ਰੂਪ। ਪਾਣੀ ਦੇ ਚਾਰ ਗੁਣ ਹਨ, ਰਸ 
ਗੁਣ ਦਾ ਵਾਧਾ ਹੋਇਆ। ਧਰਤੀ ਨੇ “ਰੀਧ” ਇਕ ਹੋਰ ਗੁਣ 
ਦਾ ਵਾਧਾ ਕਰ ਲਿਆ, ਪੰਜ ਗੁਣ ਧਾਰਨ ਕਰ ਲਏ । ਸਾਡੀ 
ਤਾਂ ਪਕੜ ਲੈਂਦੀ ਹੈ ਪਰ ਸ਼ਬਦ 'ਧੁਨਿ” ਨੂੰ, ਨਹੀਂ ਪਕੜਦੀ । 
ਕਾਰਨ ਇਹ ਹੈ ਕਿ ਇਹ ਗੁਰੂ ਦੀ ਆਗਿਆ ਵਿਚ ਨਹੀਂ 
ਰਹਿੰਦੀ, ਗੁਰੂ ਦੇ ਸ਼ਬਦ ਨੂੰ ਨਹੀਂ ਸੁਣਦੀ ਕਿਉਂਕਿ ਲਗਾਉ 
ਨਹੀਂ ਹੈ, ਅੰਦਰ ਪਿਆਰ ਨਹੀਂ ਹੈ, ਅੰਦਰ ਤਾਂ ਫੁਰਨਿਆਂ 
ਨਾਲ ਭਰਿਆ ਪਿਆ ਹੈ। ਉਨ੍ਹਾਂ ਫੁਰਨਿਆਂ ਦਾ ਪ੍ਰਕ੍ਤੀ 
ਦੀਆਂ ਆਕਰਸ਼ਣ ਸ਼ਕਤੀਆਂ ਵਿਚ ਧਿਆਨ ਮੁੜ ਮੁੜ 
ਜਾਂਦਾ ਹੈ। ਸੁਰਤਿ ਵਿਚ ਗੈਧਲਾਪਨ (ਮੈਲ) ਆ ਗਿਆ ਹੈ 
ਜਿਸ ਨੂੰ ਗੁਰ ਜੀ ਨਾਮ ਰਾਹੀਂ ਧੋਣ ਦਾ ਉਪਦੇਸ਼ ਦਿੰਦੇ ਹਨ 
“ਭਗੀਐ ਮਤਿ ਪਾਪਾ ਕੰ ਸ਼ੰਗਿ॥ ਓਹੁ ਧੋਧੈ ਨਾਵੈ ਕੰ 
ਰੰਗਿ॥” ਪੰਨਾ-4 ਸਭ ਤੋਂ ਸ਼ਕਤੀਸ਼ਾਲੀ ਧਾਤ ਹੈ, ਲੋਹਾ, ਲੋਹੇ 
ਵਿਚ ਵੀ ਮੈਲ ਆ ਜਾਏ ਤਾਂ ਜੈਗਾਲ ਲਗ ਜਾਂਦਾ ਹੈ। 
ਸੁਰਤਿ ਦੇ ਬਸਤਰ ਨੂੰ ਵੀ ਮੈਲ ਖਾ ਗਈ ਹੈ। ਸੁਰਤਿ ਇਕ 
ਮਾਰਗ ਹੈ, ਸੁਰਤਿ ਨੂੰ ਗੁਰੂ ਦਾ ਚੇਲਾ ਬਣਾਉਣਾ ਹੈ। ਜਦੋਂ 
ਸੁਰਤਿ ਤੇ ਨਾਮ ਨੂੰ ਟਿਕਾਉਂਦੇ ਹਾਂ ਪਰ ਅੰਦਰੋਂ ਕਾਮ, ਕ੍ਰੌਂਧ, 
ਲੋਭ, ਮੋਹ ਦਾ ਜ਼ੋਰ ਪੈਂਦਾ ਹੈ ਸੁਰਤਿ ਖਿੰਡ ਜਾਂਦੀ ਹੈ, 
ਟਿਕਦੀ ਨਹੀਂ। ਫੁਰਮਾਨ ਹੈ - 
ਕਾਮ ਕੋੱਧ ਅਰ ਲੋਂਡ ਮੋਹ ,ਬਿਨ/ਸਿ ਜਾਇ ਅਹੰਮੇਵ 
ਨਾਨਕ' ਪ੍ਰਭਾ ਸਰਣਾਗਤਾੀ' ਕਾਰਿ ਪ੍ਰਸਾਦੁ ਗੁਰਦੇਵ / 
ਪੰਨਾ - 269 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 51੧੬। .। ੬00) 


ਸੁਰਤਿ ਅੰਦਰ ਐਨਾ ਕੂੜ ਕਬਾੜ ਜਮ੍ਹਾਂ ਹੋ ਗਿਆ 


ਲਈ “ਹਉਮੈ” ਦੀ ਸੁਰਤਿ” ਨੂੰ ਵਿਸਾਰਨਾ ਜ਼ਰੂਰੀ ਹੈ। 
ਫੁਰਮਾਨ ਹੈ, “ਭੋਲਿਆ ਹਉਮੈ ਸੁਰਤਿ ਵਿਸਾਰ॥” ਭਾਈ 
ਨੇ ਬੜੇ ਪਿਆਰ ਤੇ ਵੈਰਾਗ ਵਿਚ ਮਹਾਂਪੁਰਸ਼ਾਂ ਦੇ 
ਪਰਉਪਕਾਰ ਦੱਸੇ ਕਿ ਕਿਵੇਂ ਉਨ੍ਹਾਂ ਨੇ ਸੱਚੀ ਸੁੱਚੀ ਕਿਰਤ 
ਆਪ ਕੀਤੀ ਹੈ ਤੇ ਸਾਨੂੰ ਐਸਾ ਕਰਨ ਦੀ ਸਿਖਿਆ 
ਦਿਤੀ। ਅਪਰਾਧ ਕਰਨ ਵਾਲਿਆਂ ਨੂੰ ਨਾਮ ਨਾਲ ਜੋੜ ਕੇ 
ਸੱਚੇ ਸੁੱਚੇ ਇਨਸਾਨ ਬਣਾ ਦਿਤਾ। ਏਥੇ ਪਿੰਡ ਰਤਵਾੜਾ 
ਦੇ ਉਜਾੜ ਨੂੰ ਸੋਹਣੇ ਬਾਗ ਬਗੀਚੇ ਤਪੋਬਨ ਵਿਚ ਬਦਲ 
ਦਿਤਾ। ਇਹ ਉਨ੍ਹਾਂ ਦੇ ਨਾਮ ਜਾਪ ਤੇ ਭਗਤੀ ਦਾ ਪ੍ਰਤਾਪ 
ਹੈ। ਸਵਾਮੀ ਬੀਬੀ ਪੀਤਮ ਜੋਤੀ ਹਰੀ ਜੀ ਅੰਮ੍ਰਿਤਸਰ 
ਵਾਲਿਆਂ ਨੇ “ਸੈਤ ਰਹਿਤ ਸੁਨਹੁ ਮੇਰੇ ਭਾਈ ਤਾਕੀ 
ਮਹਿਮਾ ਕਥੀ ਨ ਜਾਈ” ਵਿਸ਼ੇ ਤੇ ਬੋਲਦਿਆਂ ਦੱਸਿਆ ਕਿ 
ਗੁਰੂ ਮਹਾਰਾਜ ਜੀ ਨੇ ਗੁਰਮਤਿ ਸਿਧਾਂਤ ਦੇ ਤਿੰਨ ਮੁੱਖ 
ਅੰਗ ਦੱਸੇ ਹਨ - ਸਤਿਸੈਗ, ਸਿਮਰਨ ਤੇ ਸੇਵਾ। ਇਹੋ 
ਸੰਤਾਂ ਦੀ ਰਹਿਤ ਹੁੰਦੀ ਹੈ। ਸੈਤ ਰਹਿਤ ਹੈ, ਕਾਰ ਇਸ਼ਨਾਨ 
ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ/ (ਪੰਨਾ 611) 
ਸੈਤ ਰਹਿਤ ਹੈ ਭਾਮਦਾਸ਼ ਸਰੋਵਰ ਨਾਤੇ / ਸਭਿ ਉਤਰੇ 
ਪਾਪ ਕਮਾਡੋ / ਪੰਨਾ-625 ਨਾਮ ਸਿਮਰਨ ਵਿਚ ਜੁੜੀ 
ਸੈਗਤ ਨਾਮ ਦਾ ਸਰੋਵਰ ਹੈ। ਸੈਤ ਵੈਰਾਗੀ ਹੁੰਦਾ ਹੈ, 
ਸੁਰਬੀਰ ਹੁੰਦਾ ਹੈ, ਵਿਕਾਰਾਂ ਵਿਰੁੱਧ ਲੜਨਵਾਲਾ, ਬਚਨਾਂ 
ਦਾ ਬਲੀ ਹੁੰਦਾ ਹੈ, ਸੱਚੇ ਬਚਨ ਬੋਲਦਾ ਹੈ, 0 ₹' ਬਚਨ 
'ਸਾਧ ਬਚਨ ਅਟਲਾਧਾ” ਹੁੰਦੇ ਹਨ। ਇਕ ਸਥੂਲ ਸਰੀਰ ਹੈ 


ਹੈ। ਗੁਰਬਾਣੀ ਮੁਲ-ਰੁਪ ਦੀ ਪਛਾਣ ਲਈ ਉਪਦੇਸ਼ ਦਿੰਦੀ 
ਹੈ - ਮਨ ਤੂੰ ਜੋਤਿ ਸ੍ਰਪੁ ਹੈ ਆਪਣਾ ਮੂਲੁ ਪਛਾਣੁ ॥” 
ਪੰਨਾ-##3 ਜੋਤਿ ਸਰੂਪ ਪ੍ਰਮਾਤਮਾ ਅੰਦਰ ਬੈਂਠਾ ਸਤਿ ਚਿਤ 
ਅਨੰਦ ਹੈ। ਇਸ ਨਾਲ ਜੁੜਿਆਂ ਬਾਹਰ ਦੇ ਬੈਧਨ ਟੁੱਟ 
ਜਾਂਦੇ ਹਨ। ਹਉਂ, ਮੈਂ, ਮੇਰੀ ਦੀਆਂ ਕੈਦਾਂ ਖਡਮ ਹੋ 
ਜਾਂਦੀਆਂ ਹਨ। ਗਿਆਨੀ ਹਰਮਿੰਦਰ ਸਿੰਘ ਜਵੱਦੀ ਕਲਾਂ 
ਨੇ ਗੁਰਮਤਿ ਵਿਚਾਰਾਂ ਪੇਸ਼ ਕੀਤੀਆਂ ਅਤੇ ਸੈਤ ਬਾਬਾ 
ਸਿੰਘ ਯੂ.ਪੀ. ਵਾਲਿਆਂ ਨੇ ਸਿਰੋਪਾ ਭੇਂਟ ਕੀਤਾ। ਸੈਤ 
ਕਲਿਆਣਦਾਸ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਨੇ 
ਆਪਣੇ ਪ੍ਰਵਚਨਾਂ ਵਿਚ ਦੱਸਿਆ ਕਿ ਸੈਤ ਮਾਤਾ ਪਿਤਾ 


੧3।10181151631)60£11131.੮0।੧) 


=੩ 


ਦੇ ਘਰ ਜਨਮ ਤਾਂ ਲੈਂਦੇ ਹਨ ਪਰ ਇਹ ਸੱਚ ਹੈ ਕਿ ਉਹ 
ਮਰਦੇ ਨਹੀਂ ਕਿਉਂਕਿ ਨਾਮ-ਸਿਮਰਨ-ਭਗਤੀ ਕਰਦਿਆਂ 
ਉਹ ਪ੍ਰਭੂ _ਨਾਲ ਇਕਮਿਕਿ ਹੋ ਜਾਂਦੇ ਹਨ, ਉਨ੍ਹਾਂ ਦੀ 
ਆਪਣੀ ਹੋਂਦ ਖਤਮ ਹੋ ਜਾਂਦੀ ਹੈ, ਉਹ ਅਕਾਲ ਪੁਰਖ 
ਦਾ ਰੂਪ ਹੋ ਜਾਂਦੇ ਹਨ ਤੇ ਅਕਾਲ ਤਾਂ ਕਾਲ ਰਹਿਤ ਹੈ, 


ਵਿਦਿਆ ਦਿਤੀ ਜਾਵੇ। ਸੁੰਦਰ ਬਗੀਚੇ ਸਿਰਜਣੇ, ਸੋਹਣੇ 
ਗੁਰਦਵਾਰਾ ਸਾਹਿਬ ਨੂੰ ਸਪੰਨ ਕਰਨਾ ਉਨ੍ਹਾਂ ਦੀਆਂ ਖਾਹਸ਼ਾਂ 
ਸਨ। ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਲਖਬੀਰ ਸਿੰਘ 


ਸੈਗਤਾਂ ਨੇ ਮਿਲ ਕੇ ਸੈਤ ਪਿਤਾ ਦੀ ਯਾਦ ਵਿਚ ਇਕ 
ਅਜੈਬ-ਘਰ ਬਣਾਉਣਾ ਹੈ ਅਤੇ ਲੰਗਰ ਦਾ ਸਥਾਨ ਹੋਰ 
ਸੋਹਣਾ, ਸਾਫ ਤੇ ਸੁੰਦਰ ਬਣਾਉਣਾ ਹੈ। ਆਸ ਹੈ ਨਾਮ 
ਸਿਮਰਨ ਦੇ ਨਾਲ ਅਸੀਂ ਇਹ ਪਰਉਪਕਾਰੀ ਕਾਰਜ ਵੀ 


ਕਰਾਂਗੇ। ਸੈਤ ਅਵਤਾਰ ਸਿੰਘ ਜੀ ਅਤੇ_ਸੈਤ ਸੁਰਜੀਤ 


੦੧ 


ਪੁਰਸ਼ ਸਨ, ਸਦਾ ਸੱਚ ਦਾ ਸਾਥ ਦਿਤਾ ਤੇ ਬਿਖੜੇ 
ਪੈਂਡਿਆਂ ਤੇ ਚੱਲੇ। ਰਤਵਾੜਾ ਸਾਹਿਬ ਦੀ ਸਿਰਜਨਾ ਉਨ੍ਹਾਂ 
ਦੇ ਇਕ ਸੈਕਲਪ ਦੀ ਪੂਰਤੀ ਹੈ। ਇਹ ਗੁਰੂ ਨਾਨਕ ਦਾ 
ਘਰ ਹੈ। ਪਰਚਾ ਸ਼ਬਦ ਦਾ ਰਖਣਾ ਹੈ। ਲੜ ਗੁਰੂ ਦਾ 
ਫੜਨਾ ਹੈ। 


%। 5320੫ 18£[। 5।੧੬। .। ੬00) 


65 


ਆਪਣੇ ਪ੍ਰਵਚਨਾਂ 'ਚ ਮਿਸ਼ਨ ਦੇ ਮੁਖੀ ਸੈਤ ਬਾਬਾ 
ਲਖਬੀਰ ਸਿੰਘ ਜੀ ਨੇ ਕਿਹਾ ਕਿ ਨਾਮ ਸਿਮਰਨ ਵਿਚ 
ਜੁੜੀ ਸੈਗਤ ਨਾਮ ਦਾ ਸਰੋਵਰ ਹੈ। ਸੈਤ ਵੈਰਾਗੀ ਹੁੰਦਾ 
ਹੈ, ਸੂਰਬੀਰ ਹੁੰਦਾ ਹੈ, ਵਿਕਾਰਾਂ ਵਿਰੁੱਧ ਲੜਨਵਾਲਾ, 
ਬਚਨਾਂ ਦਾ ਬਲੀ ਹੁੰਦਾ ਹੈ, ਸੱਚੇ ਬਚਨ ਬੋਲਦਾ ਹੈ, ਉਸ 
ਦੇ ਬਚਨ “ਸਾਧ ਬਚਨ ਅਟਲਾਧਾ” ਹੁੰਦੇ ਹਨ। ਇਕ ਸਥੁਲ 
ਸਰੀਰ ਹੈ ਅਤੇ ਇਕ ਸੁਖਸ਼ਮ ਸਰੀਰ ਹੈ। ਸੁਖਸ਼ਮ ਹੋਣ ਲਈ 
ਵਿਵੇਕ ਦੀ ਲੋੜ ਹੈ, ਜਿਉਂ ਜਿਉਂ ਮਨੁੱਖ ਦੀ ਬਿਰਤੀ 
ਸੂਖਸ਼ਮ ਹੁੰਦੀ ਹੈ, ਉਸ ਦੀ ਨਾਮ-ਸਿਮਰਨ ਵਿਚ ਲਿਵ 
ਜੁੜਦੀ ਜਾਂਦੀ ਹੈ। ਗੁਰਬਾਣੀ ਮੂਲ-ਰੂਪ ਦੀ ਪਛਾਣ ਲਈ 
ਉਪਦੇਸ਼ ਦਿੰਦੀ ਹੈ - ਮਨ ਤੂੰ ਜੋਤਿ ਸ੍ਰਪ ਹੈੱ' ਆਪਣਾ 
ਮੁੱਲ ਪਛਾਣ ॥” ਜੋਤਿ ਸਰੂਪ ਪ੍ਰਮਾਤਮਾ ਅੰਦਰ ਬੈਠਾ ਸਤਿ 
ਚਿਤ ਅਨੰਦ ਹੈ। ਇਸ ਨਾਲ ਜੁੜਿਆਂ ਬਾਹਰ ਦੇ ਬਧਨ 
ਟੁੱਟ ਜਾਂਦੇ ਹਨ। ਹਉਂ, ਮੈਂ, ਮੇਰੀ ਦੀਆਂ ਕੈਦਾਂ ਖਤਮ ਹੋ 
ਜਾਂਦੀਆਂ ਹਨ। ਆਪਣੇ ਪਿਆਰੇ ਮਹਾਂਪੁਰਸ਼ਾਂ ਦੀ ਯਾਦ 
ਵਿਚ ਉਨ੍ਹਾਂ ਨੇ ਇਹ ਧਾਰਨਾ ਪੜ੍ਹੀ - “ਜਿੱਥੇ ਵਸ਼ੀਆਂ 
ਪਿਆਰੇ ਤੋਗੀਆਂ' ਯਾਦਾਂ, ਓਗੀਓ ਤੋਰਾ ਰੂਪ ਬਣ ਗਏ /” 
ਅਤੇ ਇਸ ਦਾ ਵਿਸਤਾਰਪੂਰਵਕ ਵਰਣਨ ਕੀਤਾ। ਉਨ੍ਹਾਂ 
ਨੇ ਕਿਹਾ ਕਿ ਬ੍ਰਹਮਗਿਆਨੀ ਮਹਾਂਪੁਰਸ਼ ਸੈਸਾਰ ਅੰਦਰ ਹਰ 
ਇਨਸਾਨ, ਹਰ ਵਸਤੂ 'ਚ ਅਕਾਲਪੁਰਖ ਦਾ ਰੂਪ ਦੇਖਦੇ 
ਹਨ। ਨਾਮ ਦੇ ਸਿਮਰਨ ਵਾਲਿਆਂ ਲਈ ਸਮੁੱਚੀ ਕਾਇਨਾਤ 
ਹੀ ਉਸ ਦਾ ਰੂਪ ਹੈ। ਆਪ ਜੀ ਨੇ ਇਹ ਧਾਰਨਾ ਪੜ੍ਹੀ 
“ਦੂਜਾ ਨਾ ਦੇਖਦੇ, ਪ੍ਰਭ ਜੀ ਬਿਨ, ਬ੍ਰਹਮਗਿਆਨ/” ਅਤੇ 
ਕਿਹਾ ਕਿ ਲੋੜ ਹੈ ਮਹਾਂਪੁਰਸ਼ਾਂ ਦੇ ਕਮਾਏ ਹੋਏ ਬਚਨਾਂ ਤੇ 
ਚੱਲੀਏ। ਇਹੋ ਹੀ ਸਭ ਤੋਂ ਵੱਡੀ ਬਾਬਾ ਜੀ ਪ੍ਰਤੀ ਸਾਡੀ 
ਸ਼ਰਧਾ ਹੋਵੇਗੀ। ਉਹ ਹਮੇਸ਼ਾ ਹੀ ਸੈਗਤਾਂ ਨੂੰ ਗੁਰਮਤਿ 
ਅਨੁਸਾਰ ਚੱਲਣ ਦਾ ਉਪਦੇਸ਼ ਹੀ ਕਰਦੇ ਸਨ। 

ਸਮਾਗਮ ਵਿਚ ਬੋਲਦਿਆਂ ਕੈਬਨਿਟ ਮੰਤਰੀ ਸ. 
ਜਗਮੋਹਨ ਸਿੰਘ ਕੌਗ ਨੇ ਕਿਹਾ ਕਿ ਸਤ ਬਾਬਾ ਵਰਿਆਮ 
ਸਿੰਘ ਨੇ ਰਤਵਾੜਾ ਸਾਹਿਬ ਦੀ ਧਰਤੀ ਤੋ ਪਛੜੇ 
ਇਲਾਕਿਆਂ 'ਚ ਜੋ ਗੁਰਬਾਣੀ ਦਾ ਪ੍ਰਚਾਰ ਕੀਤਾ ਹੈ, ਉਸ 
ਦੀ ਜਿਤਨੀ ਪ੍ਰਸੰਸਾ ਕਰੀਏ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ 
ਉਹ ਪੰਜਾਬ ਸਰਕਾਰ ਵਲੋਂ ਇਸ ਅਸਥਾਨ ਦੀ ਮਨੁੱਖਤਾ 
ਦੀ ਭਲਾਈ ਲਈ ਕੀਤੇ ਕਾਰਜਾਂ ਲਈ ਆਪਣਾ ਯੋਗਦਾਨ 
ਪਾਉਂਦੇ ਰਹਿਣਗੇ। ਸ. ਜਗਮੋਹਨ ਸਿੰਘ ਕੰਗ ਨੂੰ ਅਸਥਾਨ 
ਵਲੋਂ ਸ. ਹਰਭਾਗ ਸਿੰਘ ਦੇਸੂਮਾਜਰਾ ਨੇ ਸਿਰੋਪਾ ਦੇ ਕੇ 
ਸਨਮਾਨਿਤ ਕੀਤਾ। ਜਥੇਦਾਰ ਉਜਾਗਰ ਸਿੰਘ ਬਡਾਲੀ ਤੇ 
ਗਿਆਨੀ ਹਰਿਦਰ ਸਿੰਘ ਨੂੰ ਵੀ ਸਿਰੋਪੇ ਬਖਸ਼ਿਸ਼ ਕੀਤੇ । 

ਸਮਾਗਮ ਦੇ ਚੌਥੇ ਦਿਨ ਭਾਈ ਸਾਹਿਬ ਭਾਈ 
ਲਖਬੀਰ ਸਿੰਘ ਜੀ ਨੇ ਇਹ ਕਵਿਤਾ ਸੁਣਾ ਕੇ ਸੈਗਤਾਂ 
ਦੇ ਮਨਾਂ ਵਿਚ ਪਿਆਰ ਤੇ ਸ਼ਰਧਾ ਦੀ ਨੀਂਹ ਮਜ਼ਬੂਤ 
ਕੀਤੀ। 'ਦੋਖਣ ਵਾਲ਼ੇ ਸਾਡੇ ਨੰਣ ਨਗੀੰ, ਜਿਸ਼ ਬੇਗਮਪੁਰੇ 
ਤੁਸੀਂ ਵਸਦੇ ਜੀ” ਅਤੇ ਇਹ ਧਾਰਨਾ ਲਾਈ ਕਿ “ਜਿਥੇ 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਵਸੀਆਂ ਪਿਆਰੇ ਯਾਦਾਂ ਤੇਰੀਆਂ......... । ਜਿਸ ਤਰ੍ਹਾਂ 
ਚੰਦਨ ਦੇ ਨੌੜੇ ਰਹਿ ਕੇ ਸਾਰੇ ਦਰਖਤਾਂ ਵਿਚ ਚੰਦਨ ਦੀ 
ਖੁਸ਼ਬੂ ਪੈਦਾ ਹੋ ਜਾਂਦੀ ਹੈ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਹੀ 
ਪਿਆਰ ਦਾ ਰੂਪ ਹੋ ਕੇ ਸਭ ਨੂੰ ਪ੍ਰਭੂ ਦਾ ਪਿਆਰ ਵੰਡਿਆ 
ਹਰ - 


ਕਥੀਰ ਚੰਦਨ ਕਾ ਭਿਰਵਾ ਭਲਾ ਬੋੜਿਓ ਢਾਕਾ ਪਲਾਸ / 
ਓਇ ਗੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ / 
ਪੰਨਾ - 365 
ਜਿਸ ਤਰ੍ਹਾਂ ਵਾਹਿਗੁਰੂ ਜੀ ਦੀ ਜੋਤ ਅਨੇਕਤਾ ਵਿਚ 
ਵਿਚਰ ਰਹੀ ਹੈ, ਇਸ ਤਰ੍ਹਾਂ ਪ੍ਭੂ ਦੇ ਪਿਆਰੇ ਭੀ 
ਵਾਹਿਗੁਰੂ ਦੀ ਜੋਤ ਵਿਚ ਲੀਨ ਹੋ ਕੇ ਇਕ ਤੋਂ ਅਨੇਕ 
ਹੋ ਕੇ ਵਿਚਰਦੇ ਹਨ। ਆਪ ਜੀ ਨੇ ਰਸ-ਭਿੰਨਵੀ ਆਵਾਜ਼ 
ਵਿਚ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ” ਇਸ ਧਾਰਨਾ 
ਦਾ ਗਾਇਨ ਕੀਤਾ। 
ਭਾਈ ਸਾਹਿਬ ਨੇ ਸੈਗਤ ਨੰ ਵਿਦਾ ਕਰਦਿਆਂ ਇਹ 
ਧਾਰਨਾ ਪੜ੍ਹੀ, ਆਧੇ ਸੰਗਤ ਸੱਦ ਬੁਲਾਵੇ ਆਧੇ ਵਿਦਾ 
ਕਰ0ਇੰਦਾ/” ਇਸ ਧਾਰਨਾ ਨਾਲ ਆਪ ਜੀ ਨੇ ਸਮਗਾਮ 
ਦੀ ਸਮਾਪਤੀ ਕੀਤੀ। ਆਪ ਜੀ ਨੇ ਸਮੂੰਹ ਸੈਗਤ ਦਾ 
ਧਨਵਾਦ ਕਰਦਿਆਂ, ਵਿਦੇਸ਼ਾਂ ਤੋਂ ਆਈ ਸੈਗਤ ਦਾ ਉਚੇਚੇ 
ਤੌਰ ਤੇ ਜ਼ਿਕਰ ਕੀਤਾ ਕਿ ਸੱਤ ਸਮੁੰਦਰ ਪਾਰ ਕਰਕੇ 
ਪਿਆਰੇ ਦੀ ਯਾਦ ਵਿਚ ਆ ਕੇ ਆਪ ਨੇ ਪਿਆਰ ਦਾ 
ਸਬੂਤ ਦਿਤਾ ਹੈ। ਸੈਗਤਾਂ ਦਾ ਸੇਵਾਦਾਰਾਂ ਦਾ ਤੇ ਪ੍ਰਬੈਧਕਾਂ 
ਦਾ ਧਨਵਾਦ ਕਰਦਿਆਂ ਆਪ ਜੀ ਨੇ ਕਿਹਾ ਅੱਗੇ ਨਾਲੋਂ 
ਵੀ ਵੱਧ ਸਾਰਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾ 
ਕੇ ਇਕ ਮਿਸਾਲ ਕਾਇਮ ਕੀਤੀ ਹੈ। ਸਤਿਗੁਰ ਜੀ ਦੀ 
ਬਖਸ਼ਿਸ਼ ਹੈ ਕਿ ਤਿੰਨ ਦਿਨ ਲਗਾਤਾਰ ਅੰਮ੍ਰਿਤ ਸੈਚਾਰ 
ਹੋਇਆ ਹੈ ਤੇ ਸੈਂਕੜੇ ਪ੍ਰਾਣੀ ਗੁਰੂ ਗੰਥ ਸਾਹਿਬ ਜੀ ਦੇ 
ਲੜ ਲੱਗੇ ਹਨ। ਦੀਵਾਨ ਦੀ ਸਮਾਪਤੀ ਕਰਦਿਆਂ ਆਪ 
ਜੀ ਨੇ ਸਾਰੀ ਸੈਗਤ ਦਾ ਧੰਨਵਾਦ ਕਰਦਿਆਂ ਬੜੀ 
ਨਿਮਰਤਾ ਨਾਲ ਸੀਸ ਝੁਕਾਉਂਦਿਆਂ ਨਮਸ਼ਕਾਰ ਕਰਕੇ 
ਵਿਦਾਇਗੀ ਦਿਤੀ । 


“ਆਤਮ ਮਾਰਗ” ਅਤੇ ਬਾਬਾ ਜੀ ਦੀਆਂ 


“ਆਤਮ ਮਾਰਗ? ਦੇ ਨਵੇਂ ਮੈਂਬਰ ਬਣੇ। ਰਾਤ ਦੇ ਦੀਵਾਨਾਂ 
ਵਿਚ ਅਨੇਕਾਂ ਮਹਾਂਪੁਰਸ਼ਾਂ ਅਤੇ ਵਿਦਵਾਨਾਂ ਨੇ ਕੀਰਤਨ 
ਅਤੇ ਪ੍ਰਵਚਨਾਂ ਰਾਹੀਂ ਸੈਗਤਾਂ ਨੂੰ ਨਿਹਾਲ ਕੀਤਾ । ਮੈਡੀਕਲ 
ਕੈਂਪ ਅਤੇ ਗੁਰੂ ਕੇ ਅਤੁੱਟ ਲੈਗਰ ਨਿਰੈਤਰ ਵਰਤਦੇ ਰਹੇ । 
ਸਟੇਜ ਸਕੱਤਰ ਦੀ ਸੇਵਾ ਇਜ. ਜਸਵੰਤ ਸਿੰਘ “ਸਿਆਣ” 
ਅਤੇ ਪੰ. ਗੁਰਦੇਵ ਸਿੰਘ ਨੇ ਬਾਖੂਬੀ ਨਿਭਾਈ। ਇਹ ਚਾਰ 
ਦਿਨਾਂ ਦਾ ਗੁਰਮਤਿ ਸਮਾਗਮ ਨਾਮ, ਸਿਮਰਨ, ਸੇਵਾ ਤੇ 
ਪ੍ਭੂ ਪਿਆਰਿਆਂ ਦੀ ਸੈਗਤ ਦੀ ਪ੍ਰੇਰਨਾ ਦੇਂਦਿਆ ਸੰਪੰਨ 
ਹੋਇਆ। ਸਿੱਖ ਇਤਿਹਾਸ 'ਚ ਵਿਸ਼ੇਸ਼ ਥਾਂ ਰੱਖਣ ਵਾਲੇ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਕੁਰਬਾਨੀਆਂ ਨੂੰ ਪੇਸ਼ ਕਰਦੇ ਅਤੇ ਸ਼ੇਰ ਏ ਪੰਜਾਬ 
ਮਹਾਰਾਜਾ ਰਣਜੀਤ ਸਿੰਘ ਦੇ ਬੁੱਤਾਂ ਦੀ ਪ੍ਰ ਦਰਸ਼ਨੀ ਸੈਗਤਾਂ 
ਦੀ ਖਿੱਚ ਦਾ ਕੇਂਦਰ ਰਹੀ। ਗੁਰੂ ਗੋਬਿਦ ਸਿੰਘ ਵਿਦਿਆ 


ਭਾਈ ਸਾਹਿਬ ਜੀ ਨੇ ਗੁਰਸਤੋਤਰ ਪੜ੍ਹਿਆ, 
ਅਰਦਾਸ ਹੋਈ ਅਤੇ ਗੁਰੂ ਮਹਾਰਾਜ ਜੀ ਨੇ ਨਿਮਨ 
ਹੁਕਮਨਾਮੇ ਦੀ ਬਖਸ਼ਿਸ਼ ਕੀਤੀ - 


ਸੰਤਹੁ ਰਾਮ 
ਉਠਤਾ ਬੈਠਤਾ ਗਰਿ ਗਰਿ ਧਿਆਈਐ ਅਨਿਦਿਨ ਸ਼ਰਤ ਕਗੀਐ/ 
ਸੰਤ ਕਾ ਮਾਰਗੁ ਧਰਮ ਕੀ ਪਉੜੀ ਕੌ ਵਡਭਾਰਨੰ ਪਾਏ / 
ਕੋਟਿ ਜਨਮ ਕੇ ਕਿਲਝਿਖ ਨਾਸ਼ੇ ਗਰ ਚਰਣੀ ਚਿਤ ਲਾਏ/ 
ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਗੰ ਕਲ ਰਾਖੀਂ॥ 
ਜੀਆ ਜੰਤ ਸ਼ਭਿ ਭਏ ਪਵਿਤ੍ਰਤਾ ਸ਼ਤਿਗੁਰਿ ਕੀ ਸਚ ਸ਼ਾਧੀ/ 
ਬਿਘਨ ਬਿਨਾਸਨ ਸਭਿ ਦੁਖ ਨਾਸ਼ਨ ਸਤਿਗੁਰਿ ਨਮ ਦ੍ਰਿੜਿਇਆ॥ 
ਧੋਏ' ਪਾਪ ਭਏ ਸਭਿ ਪਾਵਨ ਜਨ ਨਾਨਕ ਸ਼ਖਿ ਘਰਿ ਆਇਆ॥ 
ਪੰਨਾਂ 


੧3।10181151631)60£11131.੮0।੧) 


ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ 


ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪੈਲ ਸੈਨ 
1621 ਈ. ਵਿਚ, ਪਿਤਾ ਗੁਰੁ ਹਰਿਗੋਬਿੰਦ ਜੀ ਤੇ ਮਾਤਾ 
ਨਾਨਕੀ ਜੀ ਦੀ ਕੁਖੋਂ, ਅੰਮ੍ਰਿਤਸਰ ਦੀ ਪਾਵਨ ਧਰਤੀ ਉਤੇ 
ਹੋਇਆ ਸੀ। ਗੁਰੂ-ਦਰਬਾਰ ਦੀ ਤਾਬਿਆਂ ਵਿਚ ਹੀ ਉਨ੍ਹਾਂ ਨੇ 
ਗਿਆਨ ਤੇ ਸ਼ਸਤਰ ਦੀ ਵਿਦਿਆ ਪਾਪਤ ਕੀਤੀ ਸੀ। 
ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਸੇਵਾ-ਲਗਨ 
ਦੀ ਛੋਹ ਵੀ ਉਨ੍ਹਾਂ ਨੇ ਪ੍ਰਾਪਤ ਕੀਤੀ ਸੀ। ਗੁਰੂ-ਦਰਬਾਰ ਦੇ 
ਆਤਮਕ ਤੇ ਇਨਕਲਾਬੀ ਵਾਤਾਵਰਣ ਦਾ ਰਸ-ਰੌਗ ਵੀ 
ਉਨ੍ਹਾਂ ਨੇ ਰੌਜ ਕੇ ਮਾਣਿਆ ਸੀ। ਸਭ ਤੋਂ ਛੋਟੇ ਸਪੁੱਤਰ ਹੋਣ 
ਦੇ ਨਾਤੇ ਉਨ੍ਹਾਂ ਨੂੰ ਪਿਤਾ-ਮਾਤਾ ਦਾ ਪਿਆਰ-ਨਿੱਘ ਵੀ 
ਬਹੁਤ ਪ੍ਰਾਪਤ ਹੋਇਆ। ਉਨ੍ਹਾਂ ਦੀ ਆਪਣੀ ਬਿਰਤੀ ਵੀ 
ਬੜੀ ਪ੍ਰਚੰਡ ਤੇ ਪ੍ਰਬੁੱਧਤਾ ਵਾਲੀ ਸੀ। ਇਹੋ ਕਾਰਨ ਹੈ ਕਿ 
ਬਚਪਨ ਵਿਚ ਉਨ੍ਹਾਂ ਨੇ ਡਰ, ਚੌਚਲਤਾ ਤੇ ਮੋਹ ਮਾਇਆ 
ਦੀ ਪਕੜ ਦਾ ਤਿਆਗ ਕਰ ਦਿੱਤਾ, ਤੇ ਗੰਭੀਰਤਾ, 
ਗਿਆਨ, ਨਿਡਰਤਾ, ਰਸ-ਮੰਡਲ ਤੇ ਸਹਿਜ ਦਾ ਲੜ ਫੜ 
ਲਿਆ। ਬਿਰਤੀ ਦੀ ਸੰਤੁਸ਼ਟਤਾ ਤੇ ਦ੍ਰਿਸ਼ਟੀ ਦੀ ਸਾਰਥਿਕਤਾ 
ਵੀ ਕਈ ਵਾਰੀ ਮਨੁੱਖ ਦੀ ਹੋਣੀ ਨੂੰ ਬਦਲਣ ਦੇ ਸਮਰੱਥ- 
ਸਿੱਧ ਹੁੰਦੀ ਹੈ। ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦੀ 
ਬਾਹਰਮੁਖੀ ਬਿਰਤੀ ਤੇ ਦ੍ਰਿਸ਼ਟੀ ਸੱਚਮੁੱਚ ਹੀ ਤਿਆਗ ਵਾਲੀ 
ਸੀ। ਇਸੇ ਕਰਕੇ ਘਰ ਵਿਚ ਉਨ੍ਹਾਂ ਦਾ ਪ੍ਚੱਲਤ ਨਾਮ 
“ਤਿਆਗ ਮੱਲ” ਹੀ ਪੈ ਗਿਆ, ਪਰ ਜਦੋਂ ਕਰਤਾਰਪੁਰ ਦੇ 
ਧਰਮ-ਯੁੱਧ ਵਿਚ ਉਨ੍ਹਾਂ ਦੀ ਅੰਤਰਥਿਰਤੀ ਤੋ ਦ੍ਰਿਸ਼ਟੀ 
“ਧਰਮ” ਤੇ “ਤੇਗ” ਦੇ ਰੂਪ ਵਿਚ ਪ੍ਰਚੰਡ ਹੋਈ, ਤਾਂ ਨਿਸ਼ਚੇ 
ਹੀ ਤਿਆਗ ਮੱਲ ਦੀ ਹੋਣੀ ਗੁਰ ਤੋਗ ਬਹਾਦਰ ਦੀ ਹੋਣੀ 
ਦੇ ਰੂਪ ਵਿਚ ਬਦਲ ਜਾਂਦੀ ਹੈ। ਗੁਰੂ ਤੇਗ ਬਹਾਦਰ ਦੀ ਹੋਣੀ 
ਦੀ ਪ੍ਰਵਾਨਗੀ ਤੇ ਪ੍ਰਮਾਣਿਕ ਰੂਪ ਸਹੀ ਅਰਥਾ ਵਿਚ ਉਨ੍ਹਾਂ 
ਦੀ ਸ਼ਹਾਦਤ ਹੈ। ਇਹੀ ਸ਼ਹਾਦਤ ਉਨ੍ਹਾਂ ਦੀ ਜੀਵਨ 
ਬਹਾਦਰੀ ਦਾ ਸਿਖਰ ਹੈ ਤੇ ਇਹੀ ਸਿੱਖ ਦੀ ਸ਼ਖਸੀਅਤ ਦਾ 
ਸਿਰਜਨਾਤਮਿਕ ਤੇ ਹਿਤਕਾਰੀ ਕਰਤੱਵ ਹੈ। 

ਪਿਤਾ ਗੁਰੂ ਹਰਿਗੋਬਿੰਦ ਜੀ ਦੇ ਜੋਤੀ ਜੋਤਿ ਸਮਾ 


%। 53੧0੫ 18£[। 5।੧੬। .। ੬00) 


67 


ਦਾ ਸੈਗਠਨ ਅਜੇ ਪ੍ਰਵਾਨ ਚੜ੍ਹਨ ਵਾਲਾ ਸੀ। ਵਰ੍ਹਿਆਂ- 
ਬੱਧੀ ਕੀਤੀ ਉਪਾਸਨਾ ਸਦਕਾ ਉਨ੍ਹਾਂ ਨੇ ਸਮਝ ਲਿਆ ਸੀ 
ਕਿ ਹਾਕਮਾਂ ਦੇ ਧਿੰਡਾਣੇ ਅਤੇ ਜਬਰ ਵਿਰੁੱਧ ਤਿੱਖੀ ਤਰ੍ਹਾਂ 
ਜੂਝਣ ਦਾ ਸਮਾਂ ਆ ਗਿਆ ਹੈ। 

ਮੁਗਲ ਸਲਤਨਤ ਦੀ ਹੋਣੀ ਨਾਜ਼ਕ ਪੜਾਉ ਉਤੇ 
ਪਹੁੰਚ ਚੁਕੀ ਸੀ। ਔਰੈਗਜ਼ੇਬ, ਜਿਸਨੇ ਬੇਰਹਿਮੀ ਵਾਲੇ ਢੰਗ 
ਵਰਤ ਕੇ ਸੱਤਾ ਹਥਿਆਈ ਸੀ, ਖੁਲ੍ਹਮ ਖੁਲ੍ਹਾ ਤੌਰ ਤੇ 


ਕੱਟੜ ਸੀ, ਉਹਨੇ ਆਪਣੇ ਵੱਡੇ ਭਰਾ ਦਾਰਾ ਸ਼ਿਕੋਹ ਨੁੰ 
ਕਤਲ ਕਰਵਾ ਦਿਤਾ ਸੀ ਅਤੇ ਉਸ ਦੇ ਛੋਟੇ ਭਰਾ ਮੁਰਾਦ 
ਦਾ ਵੀ ਇਹੋ ਹਸ਼ਰ ਹੋਇਆ ਸੀ। ਤੀਜਾ ਭਰਾ, ਸ਼ੁਜਾਹ, 
ਜਾਨ ਬਚਾ ਕੇ ਬਚ ਨਿਕਲਿਆ ਸੀ ਤੇ ਅਰਾਕਾਨ ਵਿਖੇ 
ਜਾ ਲੁਕਿਆ ਸੀ। ਜਿਹੜੇ ਆਦਮੀ ਨੇ ਆਪਣੇ ਪਿਤਾ ਨੂੰ 
ਬਦੀ ਬਣਾਇਆ ਤੇ ਆਪਣੇ ਹੱਥ ਭਰਾਵਾਂ ਦੇ ਖੂਨ ਨਾਲ 
ਰੈਗੇ, ਉਸ ਤੋਂ ਗੈਰ-ਮੁਸਲਿਮ ਪਰਜਾ ਵਲ ਉਦਾਰ ਚਿਤ 
ਹੋਣ ਦੀ ਆਸ ਨਹੀਂ ਸੀ ਰੱਖੀ ਜਾ ਸਕਦੀ। 

ਲੋਕਾਂ ਵਿਚ ਸਵੈ-ਭਰੋਸਾ ਜਗਾਉਣ ਦਾ ਕੰਮ ਨੌਵੇਂ 
ਗੁਰੂ ਦੇ ਸਾਮ੍ਹਣੇ ਸੀ। ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ 
ਦੱਬੇ ਕੁਚਲੇ ਤੇ ਪੀੜਿਤ ਲੋਕਾਂ ਨੂੰ, ਉਹ ਭਾਵੇਂ ਹਿੰਦੂ ਸਨ 


ਇਕੋ ਰੱਬ ਵਿਚ ਲੋਕਾਂ ਦਾ ਵਿਸ਼ਵਾਸ਼ ਜਗਾਉਣਾ 
ਜਿਹੜਾ ਹਰ ਥਾਂ ਮੌਜੂਦ ਹੈ 


ਦ੍ਰਿੜ੍ਹ ਇਰਾਦਾ ਪੈਦਾ ਕਰਨਾ ਹੈ, ਕੋਈ ਅਬੁੱਝ ਲਾਟ 
ਬਾਲਣੀ ਹੈ। 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਦੁਜੇ ਪਾਸੇ, ਔਰੈਗਜ਼ੇਬ ਕੱਟੜ ਬਿਰਤੀ ਕਾਰਨ ਹਰ 
ਤਰ੍ਹਾਂ ਹਿੰਦੂਆਂ ਦੇ ਵਿਰੁੱਧ ਤਅੱਸਬ ਨਾਲ ਭਰਿਆ ਪਿਆ 
ਸੀ। ਉਹਨੇ ਗ਼ੈਰ-ਮੁਸਲਿਮਾਂ ਉਤੇ ਮੁੜ ਜਜ਼ੀਆ ਲਾ ਦਿਤਾ 
ਜਿਹੜਾ ਜ਼ਲੀਲ ਕਰਨ ਵਾਲਾ ਟੈਕਸ ਸੀ। ਇਨ੍ਹਾਂ ਹਾਲਤਾਂ 
ਵਿਚ ਇਕੋ ਸੱਚੇ ਰੱਬ ਦੀ ਹੋਂਦ ਵਿਚ ਜਿਹੜਾ ਹਰ 
ਵਿਅਕਤੀ ਅੰਦਰ, ਉਹ ਭਾਵੇਂ ਹਿੰਦੂ ਹੈ ਜਾਂ ਮੁਸਲਮਾਨ, 
ਵਸਦਾ ਹੈ, ਅਜੇਹਾ ਭਰੋਸਾ ਪੈਦਾ ਕਰਨਾ ਬਹੁਤ ਹੀ ਜ਼ਰੂਰੀ 
ਸੀ। ਲੋਕਾਂ ਨੂੰ ਸੁਚੇਤ ਤੇ ਬਾਖਬਰ ਕਰਨਾ ਜ਼ਰੂਰੀ ਸੀ ਕਿ 
ਇਸ ਦੀ ਉਕਾ ਹੀ ਕੋਈ ਪ੍ਰਮਾਣਕਤਾ ਨਹੀਂ ਹੈ ਤੇ ਇਹਦਾ 
ਕੋਈ ਵੀ ਸਬੂਤ ਨਹੀਂ ਹੈ ਕਿ ਮੁਗਲ ਕਿਸੇ ਉਤਮ ਨਸਲ 
ਕਰਨ ਦੇ ਹੱਕਦਾਰ ਹਨ। ਨਸਲਾਂ ਉਤਮ ਜਾਂ ਅੱਧਮ, 
ਉਚੀਆਂ ਜਾਂ ਨੀਵੀਆਂ ਨਹੀਂ ਹੁੰਦੀਆਂ। ਸਭ ਨਸਲਾਂ, ਸਭ 
ਲੋਕ ਬਰਾਬਰ ਹਨ । 

ਇਸ ਵਿਚਾਰ ਦੇ ਪਾਸਾਰ ਲਈ ਗੁਰੂ ਤੇਗ ਬਹਾਦਰ 
ਜੀ ਨੇ ਦੇਸ ਦੇ ਵੱਖ ਵੱਖ ਭਾਗਾਂ ਦਾ ਵਿਸ਼ਾਲ ਤੌਰ ਤੇ ਦੌਰਾ 
ਲਾਇਆ, ਵੱਖ ਵੱਖ ਸਥਾਨਾਂ ਉਤੇ ਹੋਏ ਰੁਹਾਨੀ ਸਮਾਗਮਾਂ 
ਵਿਚ ਸ਼ਾਮਿਲ ਹੋਣ ਦਾ ਸਦਕਾ ਅਤੇ ਗੁਰ ਮਹਾਰਾਜ ਨਾਲ 
ਸੈਪਰਕ ਵਿਚ ਆਉਣ ਸਦਕਾ ਵਿਸ਼ਾਲ ਇਲਾਕਿਆਂ ਵਿਚ 
ਆਜ਼ਾਦੀ ਲਈ ਲਗਨ ਜਾਗ ਪਈ ਤੇ ਸੁਤੰਤਰਤਾ ਪ੍ਰਾਪਤੀ 
ਲਈ ਇਕ ਨਵੇਂ ਜਜ਼ਬੇ ਤੋਂ ਪ੍ਰੇਰਤ ਲਹਿਰ ਚਲ ਪਈ। ਇਨ੍ਹਾਂ 
ਲੈਮੇ ਸਫਰਾਂ ਵਿਚ ਉਨ੍ਹਾਂ ਦੇ ਮਾਤਾ ਨਾਨਕੀ ਜੀ ਤੇ ਪਤਨੀ 
ਗੁਜਰੀ ਜੀ ਉਨ੍ਹਾਂ ਦੇ ਨਾਲ ਰਹੇ। 

1665 ਵਿਚ ਗੁਰੁ ਤੇਗ ਬਹਾਦਰ ਜੀ ਨੇ ਦੁਰ- 
ਦੁਰਾਡੇ ਦੇ ਸਥਾਨਾਂ ਤੇ ਜਾ ਕੇ ਅਜੇਹੇ ਕੇਂਦਰ ਕਾਇਮ ਕੀਤੇ 
ਜਿਥੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਵੀ ਧਾਰਮਿਕ ਤੇ 
ਸੈਸਾਰਕ ਸੱਤਾ ਕਾਰਜ-ਸ਼ੀਲ ਰਹਿਣੀ ਸੀ। ਉਹ ਹਰ ਰੋਜ਼ 
ਕੁਝ ਮੀਲ ਹੀ ਸਫਰ ਕਰਦੇ ਸਨ। ਇਹਦਾ ਫੈਸਲਾ ਉਨ੍ਹਾਂ 
ਨੇ ਇਸ ਕਰਕੇ ਕੀਤਾ ਸੀ ਤਾਂ ਜੁ ਹਰ ਰੋਜ਼ ਕੁਝ ਸਮਾਗਮ 
ਕੀਤੇ ਜਾ ਸਕਣ । 

ਧਾਰਮਕ ਮਹੱਤਤਾ ਵਾਲੇ ਬਹੁਤ ਸਾਰੇ ਕੇਂਦਰਾਂ ਦੀ 
ਯਾਤਰਾ ਪਿਛੋ ਪਟਨਾ ਪਹੁੰਚੇ। ਪਟਨਾ ਉਦੋਂ ਇਕ ਵੱਡਾ 
ਧਾਰਮਕ ਤੇ ਤਿਜਾਰਤੀ ਕੇਂਦਰ ਸੀ। ਇਹ ਇਕ ਪ੍ਰਾਚੀਨ 
ਤੇ ਪ੍ਰਸਿੱਧ ਸ਼ਹਿਰ ਸੀ। ਇਹਦਾ ਨਾਂ ਮਹਾਤਮਾ ਬੁੱਧ ਨਾਲ 
ਵੀ ਜੁੜਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਇਥੇ 
ਆਏ ਸਨ। ਗੁਰੂ ਤੇਗ ਬਹਾਦਰ ਜੀ ਨੇ ਪਟਨੇ ਆਣ ਡੇਰਾ 
ਲਾਇਆ। ਉਨ੍ਹਾਂ ਦੇ ਮਾਤਾ ਜੀ ਤੇ ਪਤਨੀ ਵੀ ਉਨ੍ਹਾਂ ਦੇ 
ਨਾਲ ਸਨ, ਜਿਹੜੇ ਲੈਗਰ ਚਲਾਉਣ ਦਾ ਪ੍ਰਬੰਧ ਕਰਦੇ 
ਸਨ। 

ਅਗਸਤ 1666 ਵਿਚ ਨੌਵੇਂ ਗੁਰੂ ਆਪਣੇ ਕੁਝ 
ਸ਼ਰਧਾਲੂਆਂ ਨਾਲ ਬੈਗਾਲ ਤੇ ਆਸਾਮ ਗਏ। ਅਕਤੁਬਰ 
ਵਿਚ ਉਹ ਢਾਕੇ ਪਹੁੰਚ ਗਏ, ਇਥੇ ਹੀ, ਕੁਝ ਚਿਰ ਪਿਛੋਂ, 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


68 


ਉਨ੍ਹਾਂ ਨੂੰ ਆਪਣੇ ਘਰ ਪੁੱਤਰ ਹੋਣ ਦੀ ਖਬਰ ਮਿਲੀ ਸੀ। 
ਏਸ ਬਾਲਕ ਦਾ ਜਨਮ, ਜੀਹਨੇ ਅੱਗੇ ਚੱਲ ਕੇ ਗੁਰ ਗੋਬਿਦ 
ਸਿੰਘ ਬਣਨਾ ਸੀ, 22. ਦਸੈਬਰ 1666 ਨੂੰ ਪਟਨੇ ਹੋਇਆ 
ਸੀ ਤੇ ਇਹ ਸ਼ੁਭ ਖਬਰ ਪਟਨੇ ਤੋਂ ਇਕ ਖਾਸ ਆਦਮੀ 
ਲਿਆਇਆ ਸੀ। ਵੱਡੀਆਂ ਖੁਸ਼ੀਆਂ ਮਨਾਈਆਂ ਗਈਆਂ, 
ਲੰਗਰ ਚੱਲਿਆ ਤੇ ਬਸਤਰ ਵੰਡੇ ਗਏ। ਖਾਸ ਅਰਦਾਸੇ ਸੋਧੇ 
ਗਏ । ਗੁਰੂ ਤੇਗ ਬਹਾਦਰ ਜੀ ਨੇ ਆਪਣੀ ਯਾਤਰਾ ਜਾਰੀ 
ਰੱਖੀ। ਉਹ ਆਸਾਮ ਗਏ, ਲੋਕਾਂ ਨੂੰ ਸੱਚੇ ਮਾਰਗ ਤੇ 
ਲਾਇਆ। ਆਪ ਨੇ ਗੁਰੂ ਨਾਨਕ ਦਾ ਸੁਨੇਹਾ ਆਸਾਮ ਦੇ 
ਲੋਕਾਂ ਨੂੰ ਪੁਚਾਇਆ। 
ਪਟਨਾ-ਵਾਪਸੀ ਤੇ ਇਹ ਵੇਖ ਕੇ ਬਹੁਤ ਹੀ ਖੁਸ਼ 
ਹੋਏ ਕਿ ਪੁੱਤਰ ਵਿਚ ਉਹ ਸਭ ਦੈਵੀ ਗੁਣ ਮੌਜੂਦ ਹਨ, 
ਜਿਨ੍ਹਾਂ ਸਦਕਾ ਉਕਾ ਹੀ ਨਵੇਂ ਜੀਵਨ-ਢੰਗ ਦੀ ਸ਼ੁਰੂਆਤ 
ਕੀਤੀ ਜਾ ਸਕੇਗੀ। ਉਨ੍ਹਾਂ ਨੂੰ ਨਜ਼ਰ ਆਇਆ ਕਿ ਇਹ 
ਬਾਲਕ ਭਾਰਤ ਲਈ ਇਕ ਨਵੀਂ ਆਸ ਦਾ ਸੰਦੇਸ਼ ਲੈ ਕੇ 
ਪ੍ਰਗਟ ਹੋਇਆ ਹੈ। ਇਹ ਭਾਰਤ ਵਾਸੀਆਂ ਨੂੰ ਉਨ੍ਹਾਂ ਦੀ 
ਜੁਗਾਂ-ਪੁਰਾਣੀ ਮਹਾਨਤਾ ਤੋ ਜਾਣੂ ਕਰਵਾਏਗਾ ਤੇ ਉਨ੍ਹਾਂ 
ਦੀ ਚੇਤਨਤਾ ਨੂੰ ਸਾਣ ਚੜ੍ਹਾਏਗਾ। ਉਹ ਦੇਸ-ਵਾਸੀਆਂ ਦੇ 
ਭਵਿੱਖ ਲਈ ਆਸ ਉਮੀਦ ਦਾ ਸਾਕਾਰ ਰੂਪ ਸੀ। 


(ਗੁਰੂ) ਗੋਬਿਦ ਰਾਇ ਜੀ ਨੇਂ ਕੁ ਵਰ੍ਹਿਆਂ ਦੇ ਹੀ ਸਨ 
ਜਦੋਂ ਔਰਗਜ਼ੇਬ ਦੀ ਬੇ-ਰਹਿਮ ਤਲਵਾਰ ਤੇ ਦਹਿਸ਼ਤਪਸੈਦ 
ਢੰਗ ਕਸ਼ਮੀਰ ਦੇ ਹਿੰਦੂਆਂ ਦਾ ਨੱਕ ਵਿਚ ਦਮ ਕਰ ਰਹੇ 
ਸਨ। ਉੱਥੋਂ ਦੇ ਬ੍ਰਾਹਮਣਾਂ ਨੇ ਇਕ ਇਕੱਤਰਤਾ ਕੀਤੀ ਅਤੇ 
ਆਪਣੇ ਦੁੱਖ ਤੇ ਔਕੜਾਂ ਗੁਰ ਤੇਗ ਬਹਾਦਰ ਜੀ ਅੱਗੇ 
ਰੱਖਣ ਦਾ ਫੈਸਲਾ ਕੀਤਾ। ਉਹ ਸਮਝਦੇ ਸਨ ਕਿ ਇਸ 


ਗੁਰੂ ਤੇਗ ਬਹਾਦਰ ਹੀ ਧਰਮ ਦੀ ਰੱਖਿਆ ਲਈ ਉਨ੍ਹਾਂ ਨੂੰ 
ਬਹੁੜ ਸਕਦੇ ਹਨ। 


ਗੁਜਰਾਤ ਦੇ ਗਵਰਨਰ ਦੀ ਹੈਸੀਅਤ ਵਿਚ, 
ਔਰੈਗਜ਼ੇਬ ਨੇ ਅਜਿਹਾ ਪਾਪ ਕੀਤਾ, ਜਿਸ ਨੇ ਸਭਨਾਂ 
ਦੇਸ-ਵਾਸੀਆਂ ਨੂੰ ਵੱਡਾ ਮਾਨਸਕ ਕਸ਼ਟ ਪੁਚਾਇਆ। 
ਉਸਨੇ ਚਿੰਤਾਮਨੀ ਦੇ ਮੰਦਰ ਵਿਚ ਗਊ ਬੱਧ ਕਰਵਾਇਆ 
ਤੇ ਫੇਰ ਉਹਨੂੰ ਇਕ ਮਸਜਦ ਵਿਚ ਬਦਲ ਦਿਤਾ । 
ਸ਼ਹਿਨਸ਼ਾਹ ਸ਼ਾਹਜਹਾਨ ਨੇ ਇਹ ਇਮਾਰਤ ਮੁੜ ਹਿੰਦੂਆਂ 
ਦੇ ਹਵਾਲੇ ਕਰ ਦਿਤੀ ਸੀ। ਪਰ ਜਦੋਂ ਔਰੈਗਜ਼ੇਬ ਮੁਗਲ- 
ਤਖਤ ਤੇ ਬੈਠਾ, ਉਹਨੇ ਹਿੰਦੂ ਧਰਮ ਦਾ ਫਸਤਾ ਵੱਢਣ 
ਦਾ ਬੀੜਾ ਚੁੱਕ ਲਿਆ। ਸਤਾਰਾ ਦੀ ਪਹਾੜੀ ਉਤੇ ਬਣੇ 
ਮੰਦਰ ਨੂੰ ਢਾਹ ਕੇ ਉਹਨੂੰ ਬਹੁਤ ਪ੍ਰਸਨਤਾ ਹੋਈ ਸੀ। 
1656 ਈ. ਵਿਚ ਦਿੱਲੀ ਦੇ ਤਖਤ ਉਤੇ ਬਹਿਣ ਪਿਛੋਂ 
ਉਹਨੇ ਇਸ ਮਤਲਬ ਦਾ ਹੁਕਮ ਜਾਰੀ ਕੀਤਾ ਕਿ ਕੋਈ 
ਨਵੇਂ ਮੰਦਰ ਨਾ ਉਸਾਰੇ ਜਾਣ। ਆਪਣੇ ਰਾਜ ਦੇ ਦੱਸਾਂ ਕੁ 


੧3।10181151631)60£11131.੮0।੧) 


ਸਾਲਾਂ ਪਿਛੋ ਸ਼ਹਿਨਸ਼ਾਹ ਔਰਗਜ਼ੇਬ ਨੇ ਜਿਹੜਾ ਆਪਣੇ 
ਆਪ ਨੂੰ ਆਲਮਗੀਰ (ਸੈਸਾਰ ਜੇਤੂ) ਕਹਿੰਦਾ ਸੀ, ਆਪਣੇ 
ਸਭਨਾਂ ਅਧਿਕਾਰੀਆਂ ਨੂੰ ਇਹ ਹੁਕਮ ਜਾਰੀ ਕੀਤਾ ਕਿ 
ਹਿੰਦੂਆਂ ਦੇ ਸਭ ਮੰਦਰ ਅਤੇ ਗਿਆਨ-ਕੇਂਦਰ ਤਬਾਹ ਕਰ 
ਦਿਤੇ ਜਾਣ। ਕਿਸ ਤਰ੍ਹਾਂ ਬਨਾਰਸ ਵਿਖੇ ਵਿਸ਼ਵਾਨਾਥ 
ਮੰਦਰ ਢਾਹ ਦਿਤਾ ਗਿਆ। ਹਿੰਦੂਆਂ ਦੇ ਜਜ਼ਬਾਤ ਦੀ 
ਪਰਵਾਗ ਨਾ ਕਰਦਿਆਂ ਹੋਇਆਂ ਮਥਰਾ ਵਿਖੇ ਸੈਗਮਰਮਰ 
ਦਾ ਮੰਦਰ ਵੀ ਤਬਾਹ ਕਰ ਦਿਤਾ ਗਿਆ, ਜਿਹੜਾ ਰਾਜਾ 
ਨਰਸਿੰਘ ਦੇਓ ਨੇ ਬੜਾ ਧਨ ਖਰਚ ਕੇ ਬਣਵਾਇਆ ਸੀ 
ਅਤੇ ਜਿਹੜਾ ਰਡੇਰਾ ਕੇਸੂ ਰਾਏ ਦੇ ਨਾਂ ਨਾਲ ਮਸ਼ਹੂਰ ਸੀ। 
ਇਸ ਮੰਦਰ ਦੇ ਗਗਨ-ਛੁਹਦੇ ਚਮਕਦੇ ਬੁਰਜ ਟੁਕੜੇ ਟੁਕੜੇ 
ਕਰ ਦਿਤੇ ਗਏ ਅਤੇ ਫੇਰ ਬਲਦੀ ਤੇ ਤੇਲ ਪਾਉਣ ਲਈ 
ਇਥੇ ਮਸਜਿਦ ਖੜ੍ਹੀ ਕਰ ਦਿਤੀ ਗਈ। ਮੰਦਰ ਦੀਆਂ 
ਮੂਰਤੀਆਂ ਜ਼ਮੀਨ ਵਿਚ ਦੱਬ ਦਿਤੀਆਂ ਗਈਆਂ। 

ਕਸ਼ਮੀਰੀ ਪੰਡਤਾਂ ਨੂੰ ਔਰੈਗਜ਼ੇਬ ਦੀ ਕੱਟੜਤਾ ਅਤੇ 
ਦ੍ਰਿੜ੍ਹਤਾ ਦਾ ਇਲਮ ਸੀ। ਉਹ ਇਹ ਵੀ ਜਾਣਦੇ ਸਨ ਕਿ 
ਔਰੈਗਜ਼ੇਬ ਨੇ ਮਥਰਾ ਦਾ ਨਾਂ ਬਦਲ ਕੇ ਇਸਲਾਮਬਾਦ ਰੱਖ 
ਦਿਤਾ ਹੈ। ਉਨ੍ਹਾਂ ਨੂੰ ਦ੍ਰਿੜ੍ਹ ਵਿਸ਼ਵਾਸ਼ ਸੀ ਕਿ ਸਿਰਫ ਗੁਰੂ 
ਤੇਗ ਬਹਾਦਰ ਹੀ ਇਸ ਜਬਰ ਜ਼ੁਲਮ ਵਿਰੁੱਧ ਆਵਾਜ਼ 
ਬੁਲੰਦ ਕਰ ਸਕਦੇ ਹਨ। 

ਕਸ਼ਮੀਰੀ ਪੰਡਤ ਆਨੰਦਪੁਰ ਆਏ ਤਾਂ ਉਨ੍ਹਾਂ ਵਿਚ 
ਇਕ ਨਵੀਂ ਆਸ ਜਾਗੀ। ਜਦੋਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ 
ਨੂੰ ਆਪਣੀ ਦੁਖ-ਭਰੀ ਵਿਥਿਆ ਸੁਣਾਈ ਅਤੇ ਦੱਸਿਆ 
ਕਿ ਕਸ਼ਮੀਰ ਦੇ ਸੂਬੇਦਾਰ ਨੇ ਉਨ੍ਹਾਂ ਨੂੰ ਛੇ ਮਹੀਨੇ ਦੀ 
ਮੁਹਲਤ ਦਿਤੀ ਹੈ, ਜਿਸ ਦੇ ਅੰਦਰ ਅੰਦਰ ਉਨ੍ਹਾਂ ਨੇ 
ਆਪਣਾ ਫੈਸਲਾ ਕਰਨਾ ਹੈ-ਇਸਲਾਮ ਜਾਂ ਮੌਤ, ਇਨ੍ਹਾਂ 
ਵਿਚੋਂ ਇਕ ਦੀ ਚੋਣ ਕਰਨੀ ਹੈ। ਮੁਗਲ ਜਾਣਦੇ ਸਨ ਕਿ 
ਕਸ਼ਮੀਰ ਦੇ ਪੰਡਤ ਵੱਡੇ ਗਿਆਨੀ ਹੋਣ ਸਦਕਾ ਬਹੁਤ 
ਸਤਿਕਾਰੇ ਜਾਂਦੇ ਸਨ। ਸ਼ਹਿਨਸ਼ਾਹ ਕਸ਼ਮੀਰ ਦੇ ਮੰਦਰਾਂ ਨੂੰ 
ਹਿੰਦੂ ਧਰਮ ਦੀਆਂ ਜੜ੍ਹਾਂ ਸਮਝਦਾ ਸੀ ਅਤੇ ਇਨ੍ਹਾਂ ਨੂੰ 
ਤਬਾਹ ਕਰਕੇ _ਹਿੰਦੂ ਧਰਮ ਉਤੇ ਭਰਵਾਂ ਵਾਰ ਕਰਨਾ 
ਚਾਹੁੰਦਾ ਸੀ। ਉਹ ਜਦੋਂ ਆਪਣੀ ਵਿਥਿਆ ਸੁਣਾ ਰਹੇ ਸਨ, 
ਨੌਂ ਕੁ ਸਾਲਾਂ ਦੇ ਗੋਬਿਦ ਰਾਏ ਪਾਸ ਬੈਠੇ ਸਭ ਕੁਝ ਸੁਣ 
ਰਹੇ ਸਨ। 

ਇਹ ਦੁੱਖ-ਭਰੀ ਵਾਰਤਾ ਸੁਣ ਕੇ ਗੁਰੂ ਤੇਗ ਬਹਾਦਰ 
ਸਮਾਧੀ ਵਿਚ ਚਲੇ ਗਏ ਤੇ ਕੁਝ ਚਿਰ ਪਿਛੋ ਅੱਖਾਂ 
ਪੁੱਟੀਆਂ ਤਾਂ ਉਨ੍ਹਾਂ ਦੀਆਂ ਨਜ਼ਰਾਂ ਵਿਚ ਕਿਸੇ ਦੈਵੀ ਨੂਰ 
ਦੀ ਝਲਕ ਸੀ। ਪੰਡਤਾਂ ਨੂੰ ਅਨੋਖੇ ਸਾਹਸ ਦੀ ਬਖਸ਼ਿਸ਼ ਹੋਈ 
ਤੇ ਵਾਤਾਵਰਣ ਕਿਸੇ ਵਿਸ਼ਵਾਸ਼ ਨਾਲ ਭਰ ਗਿਆ। 


%। 53੧0੫ 18£[। 5।੧੬। .। ੬00) 


69 


ਕੀਤਾ ਕਿ ਇਹ ਸੋਚਣਾ ਗਲਤ ਹੈ ਕਿ ਹਜ਼ਰਤ ਮੁਹੈਮਦ 
ਤਲਵਾਰ ਦੇ ਜ਼ੋਰ ਨਾਲ ਇਸਲਾਮ ਫੇਲਾਉਣਾ ਚਾਹੁੰਦੇ ਸਨ। 
ਆਪ ਨੇ ਵਿਸ਼ਵਾਸ਼ ਦੁਆਇਆ ਕਿ ਉਹ ਪੁਜਾ ਪਾਠ ਦੀ 
ਆਜ਼ਾਦੀ ਦੇ ਅਧਿਕਾਰ ਦੀ ਰੱਖਿਆ ਲਈ ਜਤਨ ਕਰਨਗੇ। 


ਜਦੋ ਬਾਲਕ ਗੋਬਿਦ ਰਾਏ ਨੇ ਪੁਛਿਆ, ਪਿਤਾ ਜੀ 
ਇਸ ਸਥਿਤੀ ਦਾ ਮੁਕਾਬਲਾ ਕਰਨ ਦਾ ਸਭ ਤੋ ਉਤਮ 
ਰਾਹ ਕਿਹੜਾ ਹੈ ਤਾਂ ਨੌਵੇਂ ਪਾਤਸ਼ਾਹ ਨੇ ਸਹਿਜ-ਸੁਭਾ 
ਕਿਹਾ ਕਿ ਕੋਈ ਉਚ ਧਾਰਮਕ ਵਿਅਕਤੀ ਆਪਣੀ 
ਕੁਰਬਾਨੀ ਦੇ ਕੇ ਇਸ ਜਬਰ ਜ਼ੁਲਮ ਨੂੰ ਠਲ੍ਹ ਪਾ ਸਕਦਾ 
ਹੈ। ਗੁਰ ਤੇਗ ਬਹਾਦਰ ਨੇ ਪੰਡਤਾਂ ਨੁੰ ਫੁਰਮਾਇਆ ਕਿ 
ਧਰਮ ਤਬਦੀਲ ਕਰਨੌ' ਉਨ੍ਹਾਂ ਦਾ ਇਨਕਾਰ ਆਮ ਲੋਕਾਂ 
ਨੂੰ ਉਤਸ਼ਾਹ ਤੇ ਪ੍ਰੇਰਨਾ ਦੇਵੇਗਾ ਅਤੇ ਉਹ ਆਪਣੇ ਧਰਮ 
ਦੀ ਰੱਖਿਆ ਲਈ ਅਗਨ-ਪ੍ਰੀਖਿਆ ਵਿਚੋਂ ਲੈਘਣ ਲਈ 
ਤਿਆਰ ਹੋ ਜਾਣਗੇ। 

ਗੋਬਿੰਦ ਰਾਏ ਮੁਸਕਰਾਏ ਤੇ ਬੋਲੇ, ਪਿਆਰੇ ਪਿਤਾ 
ਜੀ, ਅੱਜ ਦੇ ਜੁਗ ਵਿਚ, ਆਪ ਹੀ ਸਭ ਤੋ ਵੱਡੇ 
ਮਹਾਂਪੁਰਖ ਹੋ। ਇਸ ਕਾਰਜ ਦੀ ਪੂਰਤੀ ਲਈ ਆਪ ਨਾਲੋਂ 
ਯੋਗ ਹੋਰ ਭਲਾ ਕੌਣ ਹੋ ਸਕਦਾ ਹੈ ? 

ਇਹ ਸ਼ਬਦ ਸੁਣ ਕੇ ਗੁਰੂ ਤੇਗ ਬਹਾਦਰ ਦੀਆਂ 
ਅੱਖਾਂ ਕਿਸੇ ਦੈਵੀ ਵਿਸ਼ਵਾਸ਼ ਨਾਲ ਲਿਸ਼ਕੀਆਂ ਅਤੇ 
ਫੁਰਮਾਇਆ ਕਿ ਸਮਾਂ ਪਾ ਕੇ ਸਿੱਖ ਮਤ ਦੇ ਅਨੁਆਈ 
ਅਜਿਹੀ ਭੌਤਿਕੀ ਤੇ ਮਾਨਸਕ ਸ਼ਕਤੀ ਤੇ ਬਲ ਹਾਸਲ 
ਕਰਨਗੇ ਕਿ ਕੁਚਲੇ ਤੇ ਲਤਾੜੇ ਜਾ ਰਹੇ ਲੋਕ ਧੌਣਾਂ ਚੁੱਕ 
ਕੇ ਉਠਣਗੇ ਅਤੇ ਸਦੀਆਂ ਦੇ ਜ਼ੁਲਮੀ ਰਾਜ ਦਾ ਫਸਤਾ 
ਵੱਢ ਦੇਣਗੇ ਅਤੇ ਜਨ-ਸਾਧਾਰਨ ਦੀ ਬੈਦਖਲਾਸੀ 
ਹੋਵੇਗੀ। ਨੌਵੇਂ ਪਾਤਸ਼ਾਹ ਨੇ ਕਸ਼ਮੀਰੀ ਪੰਡਤਾਂ ਨੂੰ 
ਸਹਿਨਸ਼ਾਹ ਕੋਲ ਜਾ ਕੇ ਇਹ ਆਖ ਦੇਣ ਲਈ ਕਿਹਾ 
ਕਿ ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਣ ਜਾਵੇ ਤਾਂ 
ਹਿੰਦੁਸਤਾਨ ਭਰ ਦੇ ਹਿੰਦੂ ਮੁਸਲਮਾਨ ਬਣ ਜਾਣਗੇ। 

ਹੁਣ ਜੋ ਕੁਝ ਹੋਣਾ ਸੀ ਉਸ ਦਾ ਗਿਆਨ ਗੁਰੂ ਤੇਗ 
ਬਹਾਦਰ, ਪੁੱਤਰ ਗੋਬਿੰਦ ਰਾਏ ਅਤੇ ਪਰਿਵਾਰ ਦੇ ਸਭਨਾਂ 
ਜੀਆਂ ਨੰ ਅਤੇ ਸਿੱਖ ਸੰਗਤਾਂ ਤੇ ਸ਼ਰਧਾਲੂਆਂ ਨੂੰ _ਸੀ। 
ਸ਼ਹਿਨਸ਼ਾਹ ਦੀ ਇੱਛਾ ਤੋਂ ਇਨਕਾਰ ਦੇ ਅਰਥ ਸਨ ਗੁਰੂ 
ਮਹਾਰਾਜ ਤੇ ਹੋਰ ਅਨੇਕਾਂ ਦੀ ਸ਼ਹੀਦੀ । 


ਇਹ ਵਰਣਨਯੋਗ ਹੈ ਕਿ ਸੀ ਗੁਰੁ ਗ੍ਰੰਥ ਸਾਹਿਬ 
ਵਿਚ ਸ਼ਾਮਿਲ ਗੁਰੂ ਤੇਗ ਬਹਾਦਰ ਦੇ ਸ਼ਬਦਾਂ ਵਿਚ ਇਹ 
ਪ੍ਰਤੱਖ ਤਰ੍ਹਾਂ ਪ੍ਰਗਟਾਇਆ ਦਿਸਦਾ ਹੈ ਕਿ ਉਨ੍ਹਾਂ ਨੂੰ 
ਆਪਣੀ ਨਿਜੀ ਹੋਣੀ ਦੇ ਸਿਖਰ-ਬਿੰਦੂ , ਅਰਥਾਤ, 


ਨਿਡਰ ਨਿਰਭਉ ਹੋਣਾ ਚਾਹੀਦਾ ਹੈ। ਕਿਸੇ ਜ਼ੋਰਾਵਰ 
ਜ਼ੁਲਮ ਕਰਨ ਵਾਲੀ ਤਾਕਤ ਅੱਗੇ ਝੁਕਣਾ ਨਹੀਂ 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਚਾਹੀਦਾ। ਇਕ ਸਦੀਵੀ ਅਮਲ_ਚੱਲ ਰਿਹਾ ਹੈ, ਜਿਸ 
ਸਿੱਟੇ ਵਜੋਂ ਕਿਸੇ ਮੁਕੱਰਰ ਸਮੇਂ ਕਿਸੇ ਚੀਜ਼ ਦੀ ਹੋਂਦ 
ਰਹੇਗੀ। ਇਕ ਸ਼ਬਦ ਵਿਚ ਆਪ ਨੇ ਮਨੁੱਖ ਜਾਤੀ ਨੂੰ 
ਸਦੀਵੀ ਸੱਚ ਦੀ ਸਿਖਿਆ ਦਿਤੀ - 

ਕਾਹੇ ਰੇ ਬਨ ਖੋਜਨਿ ਜਾਈ 

ਸ਼ਰਬ' ਨਿਵਾਸ਼ੀ ਸ਼ਦਾ ਅਲੇਪਾ ਤੋਗੰ ਸੰਗ ਸ਼ਮਾਈਂ/ ਰਹਾਉ 

ਪੁਹਪ ਮਧਿ ਜਿਉਂ ਬਾਸ਼ ਬਸਤ ਹੈ ਮਕਰ ਮਾਹਿ ਜੈਸੇ ਛਾਈ/ 

ਤੈਸੇ ਗੰ ਹਰ ਬਸੈ ਨੈਰੰਤਰਿ ਘਟ ਗੰ` ਖੋਜਹਿ ਭਾਈ 4 

ਬਾਹਰ ਭੀਤਰ ਏਕੇ ਜਾਣੇ ਇਹ ਗੁਰਿ ਗਿਆਨ ਬਤਾਈ / 

ਜਨ ਨਾਨਕ ਬਿਨ ਆਪਾ ਚੰਨੈ ਮਿਟੇ ਨ ਭਗ ਕੀ ਕਾਈ॥ 
ਆਪਣੇ ਇਕ ਸਲੋਕ ਵਿਚ ਆਪ ਨੇ ਫੁਰਮਾਇਆ - 

ਜੈਸੇ ਜਲ ਤੇ ਝਦਬੁਦਾ ਉਪਜੇ ,ਭਿਨਸੇ ਨੀਤ / 

ਲਗ ਰਚਨਾ ਤੈਸੇ ਰਚੀ ਕਹੁ ਨਾਨਕ ਸ਼ਨ ਮੀਤ 4 

ਗੁਰੂ ਤੇਗ ਬਹਾਦਰ ਜੀ ਰੱਬੀ ਪਿਆਰ ਵਿਚ ਸਰਸ਼ਾਰ, 
ਪਰਮ ਭਗਤੀ ਵਿਚ ਡੁੱਬੇ, ਇਕਾਂਤ ਵਿਚ ਬਹਿ, ਉਪਾਸਨਾ 
ਕਰਨ ਲੱਗੇ, ਉਹ ਜਦੋਂ ਵੀ ਸੈਗਤ ਨੂੰ ਸੈਥੋਧਨ ਕਰਦੇ, ਤਾਂ 
ਸਭ ਜਾਣਦੇ ਹੁੰਦੇ ਕਿ ਉਹ ਵੱਡੀ ਕੁਰਬਾਨੀ ਦੇਣ ਵਾਲੇ ਹਨ। 

ਘਟਨਾਵਾਂ ਦਾ ਸਿਲਸਿਲਾ ਦਸਦਾ ਹੈ ਕਿ ਗੁਰੂ ਤੇਗ 
ਬਹਾਦਰ ਨੇ ਪੂਜਾ ਪਾਠ ਦੀ ਆਜ਼ਾਦੀ ਦੇ ਸਖਸ਼ੀ ਹੱਕ ਦੀ 
ਹਰ ਕੀਮਤ ਤੇ ਰੱਖਿਆ ਕਰਨ ਬਾਰੇ ਜੋ ਫੈਸਲਾ ਕੀਤਾ ਉਹ 
ਬਹੁਤ ਹੀ ਮਹੱਤਵਪੂਰਨ ਤੇ ਯਾਦਗਾਰੀ ਸੀ। 

__ ਕਸ਼ਮੀਰੀ ਬ੍ਰਾਹਮਣ ਸਭ ਤੌਂ ਪਹਿਲਾਂ ਲਾਹੌਰ ਦੇ ਦੇ 


ਕਰਨ ਲਈ ਪ੍ਰੇਰ ਲਿਆ ਜਾਵੇ ਤਾਂ ਹਿੰਦੁਸਤਾਨ ਭਰ ਕੇ 
ਹਿੰਦੁ ਬਿਨਾਂ ਕਿਸੇ ਝਿਜਕ ਦੇ ਮੁਸਲਮਾਨ ਬਣ ਜਾਣਗੇ। 
ਇਹ ਪੱਤਰ ਸ਼ਹਿਨਸ਼ਾਹ ਨੂੰ ਭੇਜ ਦਿਤਾ ਗਿਆ। ਸ਼ਹਿਨਸ਼ਾਹ 
ਨੇ ਵੱਡੇ ਮੌਲਵੀਆਂ ਤੇ ਕਾਜ਼ੀਆਂ ਨੂੰ ਸੱਦਿਆ ਤੇ ਇਸ 
ਮਤਲਬ ਲਈ ਬੁਲਾਈ ਗਈ ਇਕ ਖਾਸ ਇਕੱਤਰਤਾ ਵਿਚ 
ਵਿਚ ਦਰਜ ਗੱਲ ਦੱਸੀ। ਬ੍ਰਾਹਮਣ ਕਸ਼ਮੀਰ ਵਾਪਸ ਚਲੇ 
ਗਏ ਅਤੇ ਉਥੋਂ ਦੇ ਸੁਬੇਦਾਰ ਨੂੰ ਸ਼ਹਿਨਸ਼ਾਹ ਨੇ ਹੁਕਮ 
ਦਿਤਾ ਕਿ ਅਗਲੇ ਹੁਕਮ ਮਿਲਣ ਤਕ ਹਿੰਦੂਆਂ ਨੂੰ 
ਤਾਕਤ ਦੇ ਜ਼ੋਰ ਮੁਸਲਮਾਨ ਨਾ ਬਣਾਇਆ ਜਾਵੇ। 
ਇਹਦੇ ਨਾਲ ਹੀ ਸ਼ਹਿਨਸ਼ਾਹ ਨੇ ਹੁਕਮ ਦਿਤਾ ਕਿ 
ਲਿਆਂਦਾ ਜਾਵੇ । ਕਹਿੰਦੇ ਹਨ ਕਿ ਨੌਵੇਂ ਗੁਰੂ ਨੇ ਲਿਖਤੀ 
ਰੂਪ ਵਿਚ ਦੱਸ ਭੇਜਿਆ ਕਿ ਉਹ ਆਪਣੇ ਆਪ ਹੀ 
ਦਿੱਲੀ ਪਹੁੰਚ ਰਹੇ ਹਨ। 
ਮਹਾਰਾਜ ਨੇ ਉਨ੍ਹਾਂ ਸਿੱਖਾਂ ਦੀ ਚੋਣ ਕੀਤੀ ਜਿਨ੍ਹਾਂ ਨੇ ਉਨ੍ਹਾਂ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 51੧੬। .। ੬00) 


ਦੇ ਨਾਲ ਜਾਣਾ ਸੀ। ਇਨ੍ਹਾਂ ਵਿਚ ਭਾਈ ਮਤੀ ਦਾਸ, 
ਭਾਈ ਦਿਆਲ ਦਾਸ, ਆਦਿ ਪੁਰਨ ਸਿੱਖ ਸ਼ਾਮਿਲ ਸਨ. 
ਗੁਰੁ ਸਾਹਿਬ ਨੇ ਆਪਣੀ ਪਤਨੀ ਮਾਤਾ ਗੁਜਰੀ ਨੂੰ ਨਾਲ 
ਜਾਣ ਦਾ ਇਰਾਦਾ ਛੱਡਣ ਲਈ ਮਨਾਇਆ। ਉਨ੍ਹਾਂ ਨੇ 
ਬਾਲਕ ਗੋਬਿੰਦ ਰਾਏ ਕੋਲ ਰਹਿਣਾ ਸੀ। ਉਨ੍ਹਾਂ ਨੂੰ ਯਕੀਨ 
ਦਿਵਾਇਆ ਗਿਆ ਕਿ ਇਹ ਬਾਲਕ ਜੀਹਨੇ ਦਸਵਾਂ ਗੁਰੂ 
ਬਣਨਾ ਹੈ, ਅਨੰਤ ਗੌਰਵਤਾ ਤੇ ਮਹਾਨ ਅਜ਼ਮਤ ਦਾ 
ਮਾਲਕ ਹੈ। 

ਅਰਦਾਸ ਹੀ ਗੋਬਿਦ ਰਾਏ ਦੀ ਮੁਖ ਟੇਕ ਸੀ ਜਿਸ 
ਨੇ ਬਾਲ ਉਮਰੇ ਹੀ ਬਹਾਦਰੀ ਨਾਲ ਆਪਣੇ ਮਹਾਨ ਪਿਤਾ 
ਨੂੰ ਵਿਦਾ ਕੀਤਾ। 

ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਪੜਾਉ ਸੈਫਾਬਾਦ 
ਕੀਤਾ ਜਿਹੜਾ ਅਜੋਕੇ ਪਟਿਆਲੇ ਲਾਗੇ ਸੀ, ਫੇਰ ਹੋਰ 
ਬਹੁਤ ਸਾਰੇ ਥਾਈ' ਠਹਿਰਦੇ ਹੋਏ ਆਗਰੇ ਪੁੱਜੇ। ਇਥੇ 
ਆਗਰੇ ਹੀ, ਇਕ ਬਾਗ ਵਿਚ ਬੈਠਿਆਂ, ਉਨ੍ਹਾਂ ਨੂੰ 
ਗਿ੍‌ਫਤਾਰ ਕੀਤਾ ਗਿਆ ਤੇ ਦਿਨਾਂ ਵਿਚ ਹੀ ਦੇਸ ਦੇ ਕੋਨੇ 
ਕੋਨੇ ਵਿਚ ਇਹ ਖਬਰ ਫੈਲ ਗਈ ਕਿ ਗੁਰੂ ਸਾਹਿਬ ਨੂੰ 
ਦਿੱਲੀ ਲਿਜਾ ਕੇ ਨਜ਼ਰਬੰਦ ਕਰ ਦਿਤਾ ਗਿਆ ਹੈ। 


੧3।101181151631)60£11131.੮0।੧) 


ਹਸਤੀ ਤਾਂ ਆਰਜ਼ੀ ਹੈ, ਇਹ ਸੋਚਣਾ ਹੀ ਗਲਤ ਗੱਲ ਹੈ 
ਕਿ ਹਿੰਦੂ ਧਰਮ ਮੂਰਤੀ ਪੂਜਾ ਤਕ ਹੀ ਸੀਮਿਤ ਹੈ। 


ਨੇ ਫੁਰਮਾਇਆ ਕਿ ਨਾ ਹੀ ਉਹ ਆਪ ਤੇ ਨਾ ਹੀ ਉਨ੍ਹਾਂ 
ਦੇ ਸਿੱਖ ਮੌਤ ਤੋਂ ਡਰਦੇ ਹਨ। 


ਦਹਿਸ਼ਤ ਫੈਲਾਉਣ ਲਈ ਸਭ ਤੋ” ਪਹਿਲਾਂ 
ਮਤੀਦਾਸ ਨੂੰ ਕਤਲ ਕਰਨ ਦਾ ਫੈਸਲਾ ਹੋਇਆ। ਭਾਈ 
ਦਿਆਲ ਦਾਸ ਨੂੰ ਵੀ ਇਸਲਾਮ ਕਬੂਲ ਕਰਨ ਜਾਂ ਮੌਤ 
ਵਿਚੋਂ ਚੋਣ ਕਰਨ ਲਈ ਆਖ ਦਿਤਾ ਗਿਆ। 


ਕਿ ਉਨ੍ਹਾਂ ਨੂੰ ਇਤਿਹਾਸ ਵਿਚ ਉਚਾ ਸਥਾਨ ਮਿਲੇਗਾ। 


ਉਨ੍ਹਾਂ ਸਮਿਆਂ ਦੇ ਵਹਿਸ਼ੀਆਨਾ ਜ਼ਾਬਤੇ ਦੇ ਅਧੀਨ, 
ਭਾਈ ਮਤੀ ਦਾਸ ਨੂੰ ਦੋ ਤਖਤਿਆਂ ਵਿਚਕਾਰ ਨੂੜ ਕੇ 
ਸਿਰ ਤੋਂ' ਸ਼ੁਰੂ ਕਰ ਕੇ ਧੜ ਦੇ ਹੇਠਾਂ ਤਕ ਆਰੇ ਨਾਲ 
ਚੀਰਿਆ ਗਿਆ, ਸਭਨਾਂ ਵੇਖਿਆ ਕਿ ਚੀਰੇ ਜਾਣ ਸਮੇਂ 
ਵੀ ਭਾਈ ਮਤੀ ਦਾਸ ਗੁਰਬਾਣੀ ਪੜ੍ਹਦੇ ਰਹੇ ਸਨ। 

ਹੁਣ ਭਾਈ ਦਿਆਲ ਦਾਸ ਦੇ ਹੱਥ ਪੈਰ ਨੂੜੇ ਗਏ। 
ਉਹ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ, ਜਦੋਂ ਉਨ੍ਹਾਂ 
ਨੂੰ ਚੁੱਕ ਕੇ ਉਬਲਦੇ ਹੋਏ ਤੇਲ ਦੇ ਕੜਾਹੇ ਵਿਚ ਸੁੱਟ 
ਦਿਤਾ ਗਿਆ। ਭਾਈ ਦਿਆਲ ਦਾਸ ਅੱਖਾਂ ਮੀਟੀ 
ਗੁਰਬਾਣੀ ਪੜ੍ਹਦੇ ਰਹੇ ਅਤੇ ਸ਼ਹੀਦ ਹੋ ਗਏ। 

ਗੁਰੂ ਦੇ ਪਿਆਰਿਆਂ, ਭਾਈ ਮਤੀ ਦਾਸ ਜੀ ਤੇ 
ਭਾਈ ਦਿਆਲ ਦਾਸ ਜੀ ਨੂੰ ਗੁਰੂ ਸਾਹਿਬ ਦੀਆਂ ਅੱਖਾਂ 
ਸਾਮੂਣੇ ਸ਼ਹੀਦ ਕਰ ਗਿਆ ਸੀ। ਉਨ੍ਹਾਂ ਨੂੰ ਕੋਤਵਾਲੀ ਦੀ 
ਇਕ ਕੋਠੜੀ ਵਿਚ ਬਦੀ ਰੱਖਿਆ ਗਿਆ ਸੀ। ਇਹ ਸਿੱਖਾਂ 
ਲਈ ਅਤਿ ਪਵਿੱਤਰ ਸਥਾਨ ਬਣ ਗਿਆ, ਕਿਉਂ ਜੁ 
ਖਿਆਲ ਹੈ ਕਿ ਇਥੇ ਹੀ ਸਰਬ ਸ਼ਕਤੀਮਾਨ ਪ੍ਰਮਾਤਮਾ ਨੇ 
ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਹ ਨਾਵੇਂ` ਮਹੱਲੇ ਦੇ 
ਸਲੋਕ ਉਚਰਵਾਏ ਸਨ ਜੋ ਸੀ ਗੁਰੂ ਗ੍ਰੰਥ ਸਾਹਿਬ ਦੇ ਪਾਠ 


%। 53੧0੫ 18£[। 5।੧੬। .। ੬00) 


7] 


ਦਾ ਭੋਗ ਪੈਣ ਸਮੇਂ ਪੜ੍ਹੇ ਜਾਂਦੇ ਹਨ। 

ਏਸੇ ਕੋਠੜੀ 'ਚੋਂ ਸੀ ਗੁਰੂ ਤੇਗ ਬਹਾਦਰ ਜੀ ਨੇ 
ਉਹ ਸਭ ਹਿਦਾਇਤਾ ਭੇਜੀਆਂ ਸਨ, ਜਿਨ੍ਹਾਂ ਦੀ ਵਰਤੋਂ 
ਦਸਵੇਂ ਪਾਤਸ਼ਾਹ ਦੇ ਗੁਰਗੱਦੀ ਤੇ ਬਹਿਣ ਸਮੇਂ ਕੀਤੀ 


ਜਾਣੀ ਸੀ। 


ਭਾਈ ਮਤੀ ਦਾਸ ਜੀ ਤੇ ਭਾਈ ਦਿਆਲ ਦਾਸ 
ਨੂੰ ਸ਼ਹੀਦ ਕਰਨ ਪਿਛੋ, 11 ਨਵੰਬਰ, 1675 ਨੂੰ, 


ਛਿੜਕਿਆ। ਹੁਣ ਕਾਜ਼ੀ ਅਬਦੁਲ ਵਹਾਬ ਬੋਹਰਾ 
ਆਇਆ, ਜਿਹੜਾ ਆਪਣੇ ਨਾਲ ਗੁਰੂ ਸਾਹਿਬ ਨੂੰ ਕਤਲ 
ਕਰਨ ਦਾ ਹੁਕਮ ਲੈ ਕੇ ਆਇਆ ਸੀ। 


ਗੁਰੁ ਸਾਹਿਬ ਨੰ ਲੋਹੇ ਦੇ ਪਿੰਜਰੇ 'ਚੋਂ ਬਾਹਰ 
ਕੱਢਿਆ ਗਿਆ ਤੇ ਉਹ ਬੋਹੜ ਦੇ ਇਕ ਦਰਖਤ ਹੇਠ 
ਗਏ ਤੇ ਕਾਜ਼ੀ ਨੂੰ ਦੱਸਿਆ ਕਿ ਉਹ ਹੁਣ ਗੁਰਬਾਣੀ ਦਾ 
ਪਾਠ ਕਰਨਗੇ ਤੇ ਫੇਰ ਅਰਦਾਸ ਕਰਕੇ ਉਸ 
ਸਰਬਸ਼ਕਤੀਮਾਨ ਪ੍ਰਮਾਤਮਾ ਸਾਮੂਣੇ ਆਪਣਾ ਸਿਰ 
ਝੁਕਾਉਣਗੇ ਅਤੇ ਇਸੇ ਛਿਣ ਹੀ ਉਨ੍ਹਾਂ ਨੂੰ ਸ਼ਹੀਦ ਕਰ 
ਦਿਤਾ ਜਾਵੇ । ਕਹਿੰਦੇ ਹਨ ਕਿ ਨੌਵੇਂ ਪਾਤਸ਼ਾਹ ਨੇ ਅੰਤਰ 
ਧਿਆਨ ਹੋ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ। ਪਾਠ 
ਦਾ ਭੋਗ ਪਾ ਕੇ ਅਰਦਾਸ ਕੀਤੀ ਅਤੇ ਪ੍ਰਮਾਤਮਾ ਅੱਗੇ 
ਸਿਰ ਝੁਕਾਇਆ ਅਤੇ ਇਸੇ ਸਮੇਂ ਉਨ੍ਹਾਂ ਦੀ ਹਿਦਾਇਤ 
ਅਨੁਸਾਰ, ਜੱਲਾਦ ਜਲਾਲ-ਉਦ-ਦੀਨ ਨੇ ਪੂਰੇ ਜ਼ੋਰ ਨਾਲ 
ਤਲਵਾਰ ਚਲਾਈ ਅਤੇ ਗੁਰੂ ਸਾਹਿਬ ਦਾ ਸਿਰ ਧੜ 
ਨਾਲੋਂ ਜੁਦਾ ਕਰ ਦਿਤਾ । ਕਹਿੰਦੇ ਹਨ, ਚਾਣਚੱਕ ਕਾਲੀ 
ਘਟਾ ਛਾ ਗਈ ਅਤੇ ਝੱਖੜ ਝੁਲ ਪਿਆ। ਜੱਲਾਦ ਤੇ 
ਉਹਦੇ ਸਹਿਕਾਰ ਡਰ ਗਏ ਅਤੇ ਉਥੋਂ ਦੌੜ ਗਏ । ਉਨ੍ਹਾਂ 
ਨੂੰ ਲੱਗਾ ਜਿਵੇਂ ਗੁਰੂ ਦੀ ਸ਼ਹਾਦਤ ਉਤੇ ਧਰਤੀ ਫਟਣ 
ਹੀ ਵਾਲੀ ਹੈ ਅਤੇ ਉਹ ਇਸ ਵਿਚ ਗਰਕ ਹੋ ਜਾਣਗੇ। 

ਇਹ ਇਕ ਮੰਨਿਆ ਪਰਮੰਨਿਆ ਤੱਥ ਹੈ ਕਿ ਨੌਵੇਂ 
ਪਾਤਸ਼ਾਹ ਦੇ ਸ਼ਹੀਦ ਹੋਣ ਪਿਛੋਂ ਉਨ੍ਹਾਂ ਦਾ ਸੀਸ ਤਾਂ ਇਕ 
ਰੈਗਰੇਟਾ ਸ਼ਰਧਾਲੂ, ਭਾਈ ਜੈਤਾ, ਚਾਂਦਨੀ ਚੌਕ ਵਿਚੋਂ ਚੁੱਕ 
ਕੇ ਆਨੰਦਪੁਰ ਸਾਹਿਬ ਲੈ ਗਿਆ ਅਤੇ ਉਨ੍ਹਾਂ ਦਾ ਧੜ 
ਭਾਈ ਲੱਖੀ ਸ਼ਾਹ ਆਪਣੇ ਗੱਡੇ ਵਿਚ ਲੱਦ ਕੇ ਸਿੱਧਾ 
ਆਪਣੇ ਘਰ ਲੈ ਗਿਆ ਅਤੇ ਘਰ ਦੇ ਅੰਦਰ ਪੂਰੀ ਸ਼ਰਧਾ 
ਨਾਲ ਸਜਾ ਕੇ ਘਰ ਨੂੰ ਹੀ ਅੱਗ ਲਾ ਦਿਤੀ। ਇਸੇ ਥਾਂ 
ਹੁਣ ਗੁਰਦਵਾਰਾ ਰਕਾਬਰੀਜ ਹੈ । ਰਾਸ਼ਟਰਪਤੀ ਭਵਨ ਤੇ 
ਕੇਂਦਰੀ ਸਕੱਤਰੇਤ ਦੇ ਇਕ ਪਾਸੇ ਨਜ਼ਦੀਕ ਹੀ ਇਸ 
ਗੁਰਦਵਾਰੇ ਦੀ ਸ਼ਾਨਦਾਰ ਇਮਾਰਤ ਸੁਭਾਇਮਾਨ ਹੈ ਜੋ 
ਭਵਨ ਨਿਰਮਾਣ ਕਲਾ ਦਾ ਇਕ ਸੁੰਦਰ ਨਮੂਨਾ ਹੈ। 


ਗੁਰਦਵਾਰਾ ਰਕਾਬਰੀਜ ਵਿਖੇ ਜਿਸ ਸਥਾਨ ਤੇ ਹੁਣ 
“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


ਗੁਰੂ ਗ੍ਰੌਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਇਹ ਉਹੋ ਹੀ 
ਥਾਂ ਸੀ, ਜਿਥੇ ਭਾਈ ਲੱਖੀ ਸ਼ਾਹ ਨੇ ਗੁਰੁ ਸਾਹਿਬ ਦਾ ਧੜ 
ਰੱਖ ਕੇ ਦਾਹ ਸਸਕਾਰ ਕੀਤਾ ਸੀ। ਇਸ ਗੁਰਦਵਾਰੇ ਵਿਚ 
ਗੁਰਬਾਣੀ ਦਾ ਪਾਠ ਤੇ ਕੀਰਤਨ ਹੁੰਦਾ ਰਹਿੰਦਾ ਹੈ। ਇਕ 
ਪਾਸੇ ਕਰਕੇ ਲੱਕੜ ਦਾ ਉਹ ਆਰਜ਼ੀ ਪਲੇਟ ਫਾਰਮ ਹੈ 
ਜਿਸ ਉਤੇ ਬਹਿ ਕੇ ਰਾਗੀ ਸਿੰਘ ਕੀਰਤਨ ਕਰਦੇ ਹਨ । 

ਭਾਈ ਜੈਤਾ ਨੌਵੇਂ ਪਾਤਸ਼ਾਹ ਦਾ ਸੀਸ ਲੈ ਕੇ 
ਕੀਰਤਪੁਰ ਸਾਹਿਬ ਪੁੱਜਾ ਤਾਂ ਇਥੋਂ ਇਕ ਜਲੂਸ ਦੀ ਸ਼ਕਲ 
ਵਿਚ ਆਨੰਦਪੁਰ ਸਾਹਿਬ ਪੁਜਿਆ। ਦਸਮ ਪਾਤਸ਼ਾਹ, ਗੁਰ 
ਗੋਬਿੰਦ ਰਾਏ ਨੇ ਪੁਰੇ ਠਰੈਮੇ ਤੇ ਸ਼ਾਂਤੀ ਨਾਲ ਆਪਣੇ ਪਿਤਾ 
ਦਾ ਸੀਸ ਪ੍ਰਾਪਤ ਕੀਤਾ। ਅਰਦਾਸ ਵਿਚ ਅੱਖਾਂ ਮੀਟੀਆਂ 
ਫੇਰ ਸੀਸ ਨੂੰ ਸੈਦਲ ਦੀ ਲਕੜੀ ਦੀ ਇਕ ਚਿਖਾ ਉਤੇ 
ਟਿਕਾਇਆ। ਭਾਈ ਜੇਤੇ ਨੂੰ ਗਲਵਕੜੀ ਵਿਚ ਲੈ ਲਿਆ 
ਅਤੇ 'ਰੈਗਰੇਟੇ ਗੁਰੂ ਕੇ ਬੇਟੇ” ਦੇ ਪ੍ਰਸਿੱਧ ਸ਼ਬਦ ਮੁਖਾਰਬਿੰਦ 


ਵੇਲੇ ਨੌਂ ਸਾਲਾਂ ਦੀ ਹੀ ਸੀ, ਦ੍ੜ੍ਰਿਤਾ ਨਾਲ ਐਲਾਨਿਆ 
ਕਿ ਛੂਤ-ਛਾਤ ਸਮਾਪਤ ਕੀਤੀ ਜਾਂਦੀ ਹੈ , ਸੱਭੇ ਮਨੁੱਖ 
ਬਰਾਬਰ ਹਨ । 


ਆਪਣੇ ਪਿਤਾ ਦੀ ਸ਼ਹਾਦਤ ਦਾ ਵਰਣਨ ਦਸਮ 

ਪਾਤਸ਼ਾਹ ਨੇ ਬਚਿੱਤਰ ਨਾਟਕ ਵਿਚ ਇਸ ਤਰ੍ਹਾਂ ਕੀਤਾ ਹੈ - 
ਠੀਕਰ ਫੌਰ ਦਲਾੀਸ` /ਸੈਰ ਪਰ੍ਭ ਪੁਰ ਕੰਆ ,ਪਿਆਨ ॥ 
ਤੌਗਾ ਬਹਾਦਰ ਸੰ ਕ੍ਰਿਆ ਕਗੀ_ ਨ /ਕੈਨਹੁੰ ਆਨ॥ 
ਤੇਗ ਬਹਾਦਰ ਕੇ ਚਲਤ ਭਾਇਉਂ ਜਗਤ ਕੌ` ਸੋਕ 4 


2੩ _ 2੩ 


ਹੈ ਹੈ ਹੈ ਸਭ ਜਗ ਭਇਓ ਜੈ ਜੈ ਜੈ ਸੁਰ ਲੋਕ ॥ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


72 


੧3।10181151631)60£11131.੮0।੧) 


ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ 


ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ 
ਚਮਕੌਰ ਸਾਹਿਬ ਵਿਖੇ ਮਿਤੀ 22 ਦਸੈਬਰ ਨੂੰ ਹੋਵੇਗਾ 
ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ 
ਫਤਹਿਗੜ੍ਹ ਸਾਹਿਬ ਸਰਹੈਦ ਵਿਖੇ 26-28 ਦਸੈਬਰ ਨੂੰ 
ਹੋਵੇਗਾ। 


ਸਿੱਖ ਇਤਿਹਾਸ ਅਦੁੱਤੀ ਕੁਰਬਾਨੀਆਂ ਦਾ 
ਇਤਿਹਾਸ ਹੈ ਅਤੇ ਇਸ ਇਤਿਹਾਸ ਵਿਚ ਦਸੈਬਰ ਸੈਨ 
1704 ਵਿਚ ਹੋਈਆਂ ਸਾਹਿਬਜ਼ਾਦਿਆਂ ਦੀਆਂ 
ਕੁਰਬਾਨੀਆਂ ਦੀ ਉਦਾਹਰਣ ਸੈਸਾਰ ਇਤਿਹਾਸ ਵਿਚ 
ਦੁਰਲੱਭ ਹੈ। ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ 
ਦੀ ਸ਼ਹਾਦਤ ਨੂੰ ਸ਼ਰਧਾਂਜਲੀ ਪੇਸ਼ ਕਰਦਾ ਜੋਗੀ ਅੱਲਾ 
ਯਾਰ ਖਾਨ ਲਿਖਦਾ ਹੈ ਕਿ ਜੇ ਭਾਰਤ ਵਿਚ ਕੋਈ ਮਹਾਨ 
ਤੀਰਥ ਅਸਥਾਨ ਹੈ, ਜਿਥੇ ਕਿਸੇ ਪਿਤਾ ਨੇ ਪਰਮਾਤਮਾ ਦੀ 
ਸਰਦਲ 'ਤੇ ਪੁੱਤਰਾਂ ਨੂੰ ਕੁਰਬਾਨ ਕਰ ਦਿੱਤਾ ਤਾਂ ਉਹ 
ਤੀਰਥ ਚਮਕੌਰ ਸਾਹਿਬ ਦੀ ਧਰਤੀ ਹੈ, ਜਿਸ ਦਾ ਹਰ 
ਕਣ ਪਰਮਾਤਮਾ ਦੀ ਸ਼ਾਨ ਵਿਚ ਚਮਕ ਰਿਹਾ ਹੈ। ਐਸੀ 
ਹੀ ਦਿਲ-ਕੈਬਾਊ ਦਾਸਤਾਨ “ਸਰਹੈਦ ਦੀ ਦੀਵਾਰ” ਦੀ ਹੈ 
ਜਿਥੇ ਨਿੱਕੀਆਂ ਜਿੰਦਾਂ -_ (ਬਾਬਾ ਜ਼ੋਰਾਵਾਰ ਸਿੰਘ ਅਤੇ 
ਬਾਬਾ ਫਤਹਿ ਸਿੰਘ) ਨੇ ਬਹੁਤ ਵੱਡਾ ਸਾਕਾ ਕਰ 


ਹੋਵੇ, ਮਨ ਸਰੀਰਾਂ ਨਾਲ ਨਹੀਂ ਸਗੋਂ ਪਿਆਰ ਦੇ ਸਾਗਰ 
ਨਾਲ ਜੁੜਿਆ ਹੋਵੇ; ਕੁੜੀਆਂ ਵੇਡਾਂ, ਈਰਖਾ, ਦੂਤ, ਵੈਰ, 
ਵਿਰੋਧ ਤੋ ਪਾਕ ਹੋਵੇ, “ਤੇਰੇ ਭਾਣੇ ਸਰਬੱਤ ਦਾ ਭਲਾ” ਦਾ 
ਦਿਲੋਂ ਹਿਤੈਸ਼ੀ ਹੋਵੇ, ਤਾਂ ਐਸੀਆਂ ਜਿੰਦਾਂ 'ਤੇ ਧਰਤੀ ਮਾਣ 


%। 53੧0੫ 18£[। 5।੧੬। .। ੬00) 


73 


ਡਾ. ਜਗਜੀਤ /ਸੌੰਘ 
ਕਰਦੀ ਹੈ, ਖੰਡ ਬ੍ਰਹਿਮੰਡ ਮਾਣ ਕਰਦੇ ਹਨ। ਐਸਾ ਜੀਵਨ 
ਹੀ ਅਸਲੀ ਜੀਵਨ ਹੈ, ਐਸਾ ਜੀਵਨ ਹੀ ਸਫਲ ਜੀਵਨ 
ਹੈ। ਦਸੈਬਰ ਦੇ ਪਿਛਲੇ ਪੰਦਰਵਾੜੇ ਵਿਚ ਇਨ੍ਹਾਂ ਪਵਿੱਤਰ 
ਥਾਵਾਂ ਨੂੰ ਕਿਸੇ ਰਾਹੋਂ ਵੀ ਚਲੇ ਜਾਓ, ਦੂਰ ਦੂਰ ਤਕ ਦਾ 
ਇਲਾਕਾ ਸਾਹਿਬਜ਼ਾਦਿਆਂ ਦੇ ਪਿਆਰ-ਸਤਕਾਰ ਵਿਚ 
ਤੁਹਾਡੇ ਰਾਹਾਂ 'ਤੇ ਅੱਖਾਂ ਵਿਛਾਈ ਖੜ੍ਹਾ ਦਿੱਸੇਗਾ। ਥਾਂ- 
ਥਾਂ ਲੰਗਰ, ਛਬੀਲਾਂ, ਦੁੱਧ, ਚਾਹ ਦੀ ਸੇਵਾ, ਹੱਥ ਬੰਨ੍ਹੀ 
ਸੇਵਾਦਾਰ, ਬੱਚੇ, ਨੌਜਵਾਨ ਤੁਹਾਡਾ ਰਾਹ ਰੋਕ, ਕੁਝ ਪ੍ਰਵਾਨ 
ਕਰ ਲੈਣ ਲਈ ਤਰਲਾ ਕਰਦੇ ਹਨ। ਇਥੇ ਉਲਟੀ ਗੰਗਾ 
ਵਹਿੰਦੀ ਹੈ। ਦੇਣ ਵਾਲੇ ਲੈਣ ਵਾਲਿਆਂ ਦੀ ਮਿੰਨਤ ਕਰਦੇ 
ਹਨ। ਕੋਈ ਸੇਵਾ ਪ੍ਰਵਾਨ ਕਰ ਲਵੇ, ਪ੍ਰਸੈਨ ਹੋ ਜਾਂਦੇ ਹਨ। 


ਮੌਤਾਂ ਨਹੀਂ ਸਨ, ਸਗੋਂ _ਚੇਤੋਨ ਸਰੂਪ ਵਿਚ ਸਿਰਜੇ ਤੇ 
ਰੁਪਮਾਨ ਕੀਤੇ ਬਹਾਦਰੀ ਦੇ ਜੌਹਰ ਸਨ ਜੋ ਕੌਮ ਅਤੇ ਦੇਸ਼ 
ਦਾ ਫਖਰ ਬਣੇ । ਇਨ੍ਹਾਂ ਅੰਦਰ ਗੁਰੂ-ਪਿਤਾ, ਗੁਰੂ ਦਾਦਾ, 


੪ ੨ ੦੦੪੬ ੨ 


ਨਾਨਕ ਸਾਹਿਬ ਸੈਗਤ ਪੰਗਤ, ਨਾਮ ਮਹਿਮਾ, ਸ਼ਬਦ 
ਬਾਣੀ ਦੇ ਕੀਰਤਨ ਰਾਹੀਂ ਇਹੋ ਦ੍ਰਿੜ੍ਹ ਕਰਵਾਉਂਦੇ ਰਹੇ। 
ਸਭ ਲਈ ਇਕੋ ਸੰਦੇਸ਼ ਸੀ - 


“ਆਤਮ ਮਾਰਗ, ਦਸੈਬਰ, 2002 


੧3।101181151631)60£11131.੮0।੧) 


ਸਚ ਤਾ ਪ੍ਰ ਜਾਣੀਐ ਜਾ ਰਿਦੈ ਸ਼ਚਾ ਹੋਇ 
ਕੁੜ' ਕੀ ਮਲ ਉਤਰੈ ਤਨੁ ਕਰੇ ਹਛਾ ਧੋਇ/ 
ਪੰਨਾ - ੭68 
“ਸੱਚ” `ਤੇ ਪਹਿਰਾ ਦੇਂਦਿਆਂ ਪੰਜਵੇਂ ਅਤੇ ਨੰਵੇਂ 
ਗੁਰੂਆਂ ਨੇ “ਕੂੜ” ਨਾਲ ਸਮਝੌਤਾ ਨਾ ਕੀਤਾ, ਸ਼ਹੀਦੀ 
ਪਰਵਾਨ ਕਰ ਲਈ। ਇਸ ਕਾਰਜ ਦੀ ਸੈਪੰਨਤਾ ਹਿਤ 
ਦਸਵੇਂ ਗੁਰੁ ਜੀ ਨੇ 1699 ਦੀ ਵੈਸਾਖੀ ਨੂੰ ਅਨੰਦਪੁਰ 
ਸਾਹਿਬ ਵਿਖੇ ਵਿਸ਼ਾਲ ਇਕੱਠ ਕੀਤਾ ਅਤੇ “ਜੀਵਨ ਕੀ 
ਹੈ ਮੌਤ ਕੀ ਹੈ ?” ਦੇ ਰਹੱਸ ਨੂੰ ਰੁਪਮਾਨ ਕਰਨ ਲਈ ਸੀਸ 
ਦੀ ਬਲੀ ਮੰਗੀ, ਵਾਰੀ-ਵਾਰੀ ਪੰਜ ਸਿੱਖ ਸੀਸ ਭੇਟ ਕਰਨ 
ਹਿਤ ਨਿੱਤਰੇ-ਲਾਹੌਰ ਦੇ ਭਾਈ ਦਯਾ ਰਾਮ, ਦਿੱਲੀ ਦੇ 
ਭਾਈ ਧਰਮਦਾਸ, ਪੁਰੀ ਤੋਂ ਭਾਈ ਹਿੰਮਤ ਰਾਇ, ਸੌਰਾਸ਼ਟਰ 
ਤੋਂ ਭਾਈ ਮੋਹਕਮ ਚੋਦ ਅਤੇ ਆਂਧਰਾ ਤੋਂ ਭਾਈ ਸਾਹਿਬ 
ਚੰਦ। ਇਨ੍ਹਾਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਮਿਲਣ ਨਾਲ 
“ਖਾਲਸੇ” ਦੀ_ਸਿਰਜਨਾ_ਹੋਈ। ਇਨ੍ਹਾਂ ਤੋਂ ਆਪ ਅੰਮ੍ਰਿਤ 
ਛਕ ਕੇ “ਆਪੇ ਗੁਰ ਚੇਲਾ” ਦੀ ਮਰਿਆਦਾ ਤੋਰੀ। ਹਰ 
ਤਰ੍ਹਾਂ ਦੇ ਵੈਰ-ਵਿਤਕਰੇ, ਊਚ-ਨੀਚ, ਜਾਤ-ਪਾਤ, ਵਰਣ- 
ਭੇਦ ਦੂਰ ਕਰਕੇ ਇਨ੍ਹਾਂ ਨੂੰ ਪੰਜ ਰਹਿਤਾਂ ਬਖਸ਼ੀਆਂ, ਚਾਰ 
ਕੁਰਹਿਤਾਂ ਤੋਂ ਬਚਣ ਦਾ ਬਚਨ ਲਿਆ - 
'ਦੋਹਰਾ ਮਸੀਤ ਸੋਈ ਪੂਜਾ ਅੰ ਨਿਵਾਜ ਓਈੰ, 
ਮਾਨਸ਼ ਸਬੈ ਏਕ ਧੈ ਅਨੌਕ' ਕੋ ੁਮਾਉਂ ਹੈ॥ 
(ਅਕਾਲ ਉਸਤਤਿ) 
ਦਾ ਸੰਦੇਸ਼ ਦ੍ਰਿੜ੍ਹ ਕਰਵਾਇਆ। ਖਾਲਸੇ ਦੀ ਸਿਰਜਨਾ 
ਇਕ ਤਰ੍ਹਾਂ ਨਾਲ “ਸੁਪਰਮੈਨ”, ਸੱਚ ਦੇ ਧਾਰਨੀ, ਧਰਮੀ ਬੰਦੇ 
ਦੀ ਸਿਰਜਨਾ ਸੀ ਜੋ' ਪ੍ਰਭੂ-ਗੁਣਾਂ ਨਾਲ ਸੰਪੰਨ ਸੀ ਅਤੇ 
ਹਰ ਤਰ੍ਹਾਂ ਦੇ ਔਗੁਣਾਂ ਤੋਂ ਮੁਕਤ ਸੀ। 


ਗੁਰੂ ਜੀ ਦੇ ਦੋਵੇਂ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ 


ਬਣਾ ਕੇ ਜੈਗ ਲੜਨ ਦੇ ਕਰਤੱਵ ਕਰਦੇ ਅਤੇ ਜੌਹਰ 
ਵਿਖਾਉਂਦੇ ਰਹਿੰਦੇ ਸੀ। ਕੁਝ ਦਿਨਾਂ ਵਿਚ ਹੀ ਹਜ਼ਾਰਾਂ ਸਿੱਖਾਂ 
ਨੇ ਅੰਮ੍ਰਿਤ ਪਾਨ ਕਰ ਲਿਆ ਅਤੇ ਸਸ਼ਤਰਧਾਰੀ ਖਾਲਸਾ 
ਹਕੂਮਤ ਲਈ ਖਤਰੇ ਦਾ ਚਿੰਨ੍ਹ ਬਣ ਗਿਆ। ਗੁਰੁ ਜੀ ਨੂੰ 
ਸਰਬੱਤ ਸਿੱਖ “ਸੱਚਾ ਪਾਤਸ਼ਾਹ” ਮੰਨਦੇ ਤੇ ਸੰਬੋਧਨ ਕਰਦੇ 
ਸਨ ਜੋ ਔਰੈਗਜ਼ੇਬ ਲਈ ਬਰਦਾਸ਼ਤ ਕਰਨਾ ਕਠਨ ਸੀ। 
ਸਭ ਜਾਤਾਂ ਦਾ ਇਕੋ ਬਾਟੇ ਵਿਚੋਂ ਅੰਮ੍ਰਿਤ ਪਾਨ ਕਰਨਾ 
ਅਤੇ ਉਚ ਨੀਚ ਦੀ ਬਰਾਬਰੀ ਪਹਾੜੀ ਹਿੰਦੁ ਰਾਜਿਆਂ ਨੂੰ 
ਵੀ ਪ੍ਰਵਾਨ ਨਹੀਂ ਸੀ। ਸੋ ਉਹ ਵੀ ਖਾਲਸੇ ਦੀ ਸਿਰਜਨਾ 
ਅਤੇ ਸਿੱਖਾਂ ਦੇ ਸ਼ਸਤਰਧਾਰੀ ਹੋਣ ਦੇ ਵਿਰੁੱਧ ਸਨ। 
ਐਸੀ ਸਥਿਤੀ ਵਿਚ ਹੀ ਔਰੈਗਜ਼ੇਬ ਨੇ ਨਵਾਬ 
ਦਲਾਵਰ ਖਾਨ ਅਤੇ ਉਸ ਦੇ ਲੜਕੇ ਰੁਸਤਮ ਖਾਨ ਨੂੰ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਅਨੰਦਪੁਰ ਸਾਹਿਬ ਤੇ ਭਾਰੀ ਹਮਲਾ ਕਰਨ ਹਿਤ ਭੇਜਿਆ। 
ਨਵੰਬਰ 1699 ਦੀ ਇਕ ਰਾਤ ਨੂੰ ਭਾਰੀ ਗਿਣਤੀ ਵਿਚ 
ਆਈ ਮੁਗਲ ਸੈਨਾ ਗੁਰੂ ਜੀ ਦੀ ਖਾਲਸਾ ਫੌਜ ਨਾਲ ਆ 
ਟਕਰਾਈ ਪਰ ਉਸ ਦਾ ਸਾਹਮਣਾ ਨਾ ਕਰ ਸਕੀ। ਇਸ 
ਤਰ੍ਹਾਂ ਅਨੰਦਪੁਰ ਦੀ ਪਹਿਲੀ ਲੜਾਈ ਵਿਚ ਖਾਲਸੇ ਦੀ 
ਜਿੱਤ ਹੋਈ। ਉਪਰੈਤ 1700-1704 ਈ. ਦੇ ਸਮੇਂ ਵਿਚ 
ਤਿਨ ਯੁੱਧ ਹੋਰ ਹੋਏ ਪਰ ਹਰ ਕੋਸ਼ਿਸ਼ ਦੇ ਬਾਵਜੂਦ ਮੁਗਲ 
ਅਨੰਦਗੜ੍ਹ ਦਾ ਕਿਲ੍ਹਾ ਸਰ ਨਾ ਕਰ ਸਕੇ। ਇਥੇ ਹੀ ਇਕ 
ਵਾਰ ਮੁਗਲ ਸੈਨਾ ਨੇ ਇਕ ਮਸਤ ਹਾਥੀ ਕਿਲ੍ਹੇ ਦਾ ਦਰ 
ਤੋੜਨ ਲਈ ਭੇਜਿਆ ਜਿਸ ਨੂੰ ਭਾਈ ਬਚਿੱਤਰ ਸਿੰਘ ਨੇ 
ਨਾਗਨੀ (ਇਕ ਖਾਸ ਸ਼ਸਤਰ) ਨਾਲ ਘਾਇਲ ਕਰ ਦਿੱਤਾ 
ਤੇ ਉਹ ਆਪਣੀ ਸੈਨਾ ਲਈ ਹੀ ਮੁਸੀਬਤ ਬਣ ਗਿਆ। 
ਸਭ ਤੋ ਭਿਆਨਕ ਯੁੱਧ 1704 ਵਿਚ ਹੋਇਆ ਜੋ 6 
ਮਹੀਨੇ ਜਾਰੀ ਰਿਹਾ। ਜਦੋਂ ਮੁਗਲ ਸੈਨਾ ਦੀ ਪੇਸ਼ ਨਾ ਗਈ 
ਤਾਂ ਉਨ੍ਹਾਂ ਇਕ ਬ੍ਰਾਹਮਣ ਅਤੇ ਇਕ ਮੌਲਵੀ ਨੂੰ ਜ਼ਾਮਨ 
ਬਣਾ ਕੇ ਭੇਜਿਆ ਜਿਨ੍ਹਾਂ ਨੇ ਗੀਤਾ ਅਤੇ ਕੁਰਾਨ ਦੀ ਸਹੁੰ 
ਚੁਕ ਕੇ ਕਿਹਾ ਕਿ ਜੇ ਗੁਰੂ ਜੀ ਕਿਲ੍ਹਾ ਛੱਡ ਦੇਣ ਤਾਂ 
ਯੁੱਧ ਸਮਾਪਤ ਹੋ ਜਾਵੇਗਾ ਤੇ ਉਹ ਜਿਥੇ ਚਾਹੁਣ ਜਾ 
ਸਕਦੇ ਹਨ। ਗੁਰੂ ਜੀ ਉਨ੍ਹਾਂ ਦੇ ਦਿਲ ਦੀ ਜਾਣਦੇ ਸਨ 
ਪਰ ਉਨ੍ਹਾਂ ਨੇ ਬਚਨਾਂ ਨੂੰ ਪਰਖਣ ਲਈ ਕੁਝ ਗੱਡੇ ਕੂੜ- 
ਕਬਾੜ ਨਾਲ ਲਦਵਾ ਕੇ ਉਪਰ ਰੇਸ਼ਮੀ ਚਾਦਰਾਂ ਪੁਆ 
ਦਿੱਤੀਆਂ ਅਤੇ ਕਿਹਾ ਕਿ ਗੁਰ ਦਾ ਖਜ਼ਾਨਾ ਜਾ ਰਿਹਾ 


ਡ- 


ਜੀ ਸਿੱਖ ਸਿਪਾਹੀਆਂ ਸਮੇਤ ਕਿਲ੍ਹਾ ਛੱਡ ਦਿਓ, 
ਲੜਾਈ ਮੁੱਕ ਜਾਏਗੀ। ਸਿੱਖਾਂ ਦੇ ਬਾਰ-ਬਾਰ 
20 ਦਸੈਬਰ 1704 ਦੀ ਸਰਦੀਲੀ ਰਾਤ ਨੂੰ 


ਕਰ ਹੋਕੇ ਹੂੰ. 
1 
8੨ 
2੩ 

ਤੇ ਹੈ 
( 
ਤਹ 


ਜੇ ਆਪ ਜੀ ਸਰਸਾ ਦਰਿਆ ਦੇ ਕੰਢੇ ਪੁੱਜੇ। ਇਥੇ ਆਸਾ 
ਵਾਰ ਦਾ ਕੀਰਤਨ ਹੋਇਆ। ਸਮਾਪਤੀ ਉਪਰੈਤ 


6 


੧3।10181151631)60£11131.੮0।੧) 


ਆ ਚੜ੍ਹਾਈ ਕੀਤੀ। ਸਿੱਖ ਸੂਰਮਿਆਂ ਨੇ ਪੂਰੀ ਬਹਾਦਰੀ 
ਨਾਲ ਟਾਕਰਾ ਕੀਤਾ ਤੇ # ਨੰ 


ਇਕੱਲੇ-ਇਕੱਲੇ ਨੇ ਕਈ-ਕਈ ਮੁਗਲ ਜਮਪੁਰੀ ਭੇਜੇ । 


ਘੇਰਿਆ। ਉਸ ਨੇ ਨਗਾਰੇ ਦੀ ਆਵਾਜ਼ ਨਾਲ ਕਿਹਾ ਕਿ 


ਦੇ ਯੁੱਧ-ਇਤਿਹਾਸ ਵਿਚ ਕਿਤੇ ਵੀ ਐਸੀ ਉਦਾਹਰਣ ਨਹੀਂ 
ਮਿਲਦੀ ਜਿਥੇ ਕੇਵਲ 40 ਕੁ ਸੁਰਮਿਆਂ ਨੇ ਅਣਗਿਣਤ 
ਸ਼ਾਹੀ ਸੈਨਾ ਨਾਲ ਲੋਹਾ ਲਿਆ ਹੋਵੇ । 'ਸਵਾ ਲਾਖ ਸੇ ਏਕ 
ਲੜਾਊਂ” ਦਾ ਵਰ ਚਮਕੌਰ ਦੀ ਗੜ੍ਹੀ ਦੇ ਯੁੱਧ ਵਿਚ ਪ੍ਰਤੱਖ 
ਹੋਇਆ। ਜਰਨੈਲ ਨਾਹਰ ਖਾਨ ਪੌੜੀ ਰਾਹੀਂ ਗੜ੍ਹੀ `ਤੇ 
ਚੜ੍ਹਨ ਲੱਗਾ, ਗੁਰੂ ਜੀ ਦੇ ਤੀਰ ਨਾਲ ਵਿੰਨ੍ਹਿਆ ਗਿਆ; 
ਜਰਨੈਲ ਗਨੀ ਖਾਨ ਨੂੰ ਗੁਰਜ ਮਾਰ ਕੇ ਚਿਤ ਕਰ ਦਿੱਤਾ। 
ਸਿੱਖ ਸਿਪਾਹੀ ਸਣੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ 
ਸਾਹਿਬਜ਼ਾਦਾ ਜੁਝਾਰ ਸਿੰਘ ਪਾਪਤ ਹਥਿਆਰਾਂ ਤੀਰਾਂ, 
ਤਲਵਾਰਾਂ, ਬਰਛਿਆਂ ਨਾਲ ਲੈਸ ਸਨ। 

22 ਦਸੈਬਰ 1704 ਨੂੰ ਘਮਸਾਨ ਦਾ ਯੁੱਧ ਹੋਇਆ। 


%। 53੧0੫ 18£[। 5।੧੬। .। ੬00) 


79 


ਤਲਵਾਰਾਂ ਧੂਹ ਲਈਆਂ। ਅਖੀਰ ਦਮ ਤਕ ਜੂਝਦੇ 
ਸਾਹਿਬਜ਼ਾਦਾ ਅਜੀਤ ਸਿੰਘ ਅਤੇ ਬਾਕੀ ਦੇ ਸਿੰਘਾਂ 
ਸ਼ਹੀਦੀ ਪ੍ਰਾਪਤ ਕੀਤੀ। ਵੱਡੇ ਭਰਾ ਦੀ ਬਹਾਦਰੀ ਤੋੱ 
ਉਤਸ਼ਾਹਤ ਹੁੰਦਿਆਂ 15 ਸਾਲਾਂ ਦੇ ਛੋਟੇ ਸਾਹਿਬਜ਼ਾਦਾ 
ਜੁਝਾਰ ਸਿੰਘ ਜੀ ਨੇ ਵੀ ਮੈਦਾਨੇ-ਜੈਗ ਵਿਚ ਜਾਣ ਦੀ 


ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਬਹਾਦਰੀ ਨਾਲ ਲੜਦਿਆਂ 
ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਜੀ ਨੇ ਪਰਮਾਤਮਾ ਦਾ 
ਧੰਨਵਾਦ ਕੀਤਾ ਕਿ ਤੇਰੀ ਅਮਾਨਤ ਤੈਨੂੰ ਸਮਰਪਿਤ ਹੈ। 

ਗੁਰੂ ਗੋਬਿਦ ਸਿੰਘ ਜੀ ਨੇ ਗੜ੍ਹੀ ਵਿਚ ਰਹਿੰਦੇ ਸਿੱਖਾਂ 
ਨੂੰ ਸੈਬੋਧਨ ਕਰਦਿਆਂ ਕਿਹਾ, “ਦੁਸ਼ਮਣ ਨਾਲ ਬਹਾਦਰੀ 
ਨਾਲ ਲੜਨਾ ਹੀ ਸਾਡਾ ਧਰਮ ਅਤੇ ਕਰਤੱਵ ਹੈ। ਸਾਡੇ 
ਲਹੂ ਦਾ ਇਕ-ਇਕ ਕਤਰਾ ਸਾਡੇ ਧਰਮ ਦੀਆਂ ਨਾੀਂਹਾਂ 
ਪੱਕੀਆਂ ਕਰੇਗਾ।” ਕੇਵਲ 11 ਸਿੰਘ ਗੜ੍ਹੀ ਵਿਚ ਬਚੇ 
ਸਨ। ਉਨ੍ਹਾਂ ਨੇ ਗੁਰਮਤਾ ਕਰਕੇ ਗੁਰੂ ਜੀ ਨੂੰ ਗੜ੍ਹੀ ਛੱਡ 
ਜਾਣ ਲਈ ਬੇਨਤੀ ਕੀਤੀ। 


੧3।10181151631)60£11131.੮0।੧) 


ਉਤਰ ਬੜੀ ਦਲੇਰੀ ਅਤੇ ਦ੍ਰਿੜਤਾ ਨਾਲ ਦਿੱਤੇ। ਨਵਾਬ 
ਅਤੇ ਕਾਜ਼ੀ ਦੋਵੇਂ ਇਨ੍ਹਾਂ ਬੱਚਿਆਂ ਦੀ ਦਲੇਰੀ ਅਤੇ ਧਰਮ 
ਦੀ ਦ੍ਰਿੜ੍ਹਤਾ ਦੇ ਅੰਦਰੋਂ ਕਾਇਲ ਸਨ ਪਰ ਬੱਚਿਆਂ ਨੂੰ 
ਇਸਲਾਮ ਵਿਚ ਸ਼ਾਮਲ ਕਰਨ ਲਈ ਬਹੁਤ ਉਤਸੁਕ ਵੀ 
ਸਨ। ਦੀਵਾਨ ਸੁੱਚਾ ਨੈਦ ਵੀ ਅਦਾਲਤ ਵਿਚ ਹਾਜ਼ਰ ਸਭ 
ਕੁਝ ਵੇਖ-ਸੁਣ ਰਿਹਾ ਸੀ। ਉਸ ਨੇ ਸੋਚੀ-ਸਮਝੀ ਵਿਉੱਤ 
ਅਨੁਸਾਰ ਬੱਚਿਆਂ ਨੂੰ ਪੁਛਿਆ ਕਿ ਜੇ ਤੁਹਾਨੂੰ ਛੱਡ ਦਿੱਤਾ 
ਜਾਵੇ ਤਾਂ ਤੁਸੀਂ ਕੀ ਕਰੋਗੇ ? ਸਾਹਿਬਜ਼ਾਦਿਆਂ ਦਾ 
ਦਲੇਰਾਨਾ ਉੱਤਰ ਸੀ ਕਿ ਅਸੀਂ ਸਿੱਖ ਸੈਨਿਕ ਇਕੱਠੇ ਕਰਕੇ 
ਦਾ ਹਰ ਜਤਨ ਕਰਾਂਗੇ। ਇਸ ਉੱਤਰ ਨਾਲ ਸੁੱਚਾ ਨੰਦ ਨੂੰ 
ਨਵਾਬ ਅਤੇ ਕਾਜ਼ੀ ਨੂੰ ਉਕਸਾਉਣ ਦਾ ਬਹਾਨਾ ਮਿਲ 
ਗਿਆ। ਉਸ ਨੇ ਦੋਹਾਂ ਨੂੰ ਕਿਹਾ ਕਿ ਸੱਪ ਦੇ ਬੱਚੇ ਵੱਡੇ 
ਹੋ ਕੇ ਬੜੇ ਖਤਰਨਾਕ ਸਿੱਧ ਹੋ ਸਕਦੇ ਹਨ। ਇਸ ਤਰ੍ਹਾਂ 
ਬੱਚਿਆਂ ਨੂੰ ਨੀਹਾਂ ਵਿਚ ਚਿਣਨ ਦਾ ਆਦੇਸ਼ ਦਿੱਤਾ 
ਗਿਆ। ਕਾਜ਼ੀ ਨੇ ਸਲਾਹ ਦਿੱਤੀ ਕਿ ਇਹ ਕਾਰਜ ਨਵਾਬ 
ਮਲੇਰਕੋਟਲਾ, ਸ਼ੇਰ ਮੁਹੈਮਦ ਖਾਨ ਰਾਹੀਂ ਕੀਤਾ ਜਾਵੇ 
ਕਿਉਂਕਿ ਉਸ ਦਾ ਭਰਾ ਗੁਰੂ ਗੋਬਿਦ ਸਿੰਘ ਦੇ ਹੱਥੋਂ ਜਗ 
ਵਿਚ ਮਾਰਿਆ ਗਿਆ ਸੀ। ਪਰ ਨਵਾਬ ਰੱਬ ਤੋ ਡਰਨ 
ਵਾਲਾ ਇਨਸਾਨ ਸੀ। ਉਸ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ 
ਕਿ “ਇਹ ਸਰਾਸਰ ਜ਼ੁਲਮ ਹੈ। ਮੇਰਾ ਭਰਾ ਜੈਗ ਵਿਚ 
ਸ਼ਹੀਦ ਹੋਇਆ ਹੈ। ਇਹ ਬੱਚੇ ਉਸ ਦੀ ਮੌਤ ਦੇ ਜਿੰਮੇਵਾਰ 
ਨਹੀਂ ਹਨ। ਜੇ ਅਸੀਂ ਕੋਈ ਬਦਲਾ ਲੈਣਾ ਵੀ ਹੈ, ਤਾਂ 
ਇਨ੍ਹਾਂ ਦੇ ਪਿਤਾ (ਗੁਰੂ ਜੀ) ਤੋਂ ਲਈਏ ! ਇਹ ਤਾਂ ਬਹੁਤ 
ਵੱਡਾ ਪਾਪ ਹੋਵੇਗਾ! ਹੇ ਖੁਦਾ! ਇਹ ਕਿੱਡਾ ਵੱਡਾ ਜ਼ੁਲਮ 
ਹੈ!” ਨਵਾਬ ਮਲੇਰਕੋਟਲਾ ਨੇ ਹਾਅ ਦਾ ਨਾਹਰਾ ਮਾਰਿਆ। 
ਸਿੱਖ ਸੈਗਤ ਵੀ ਤਾਹੀਓ' ਸਦਾ ਮਲੇਰਕੋਟਲਾ ਦੇ ਨਵਾਬਾਂ 
ਦਾ ਸਤਕਾਰ ਕਰਦੀ ਆਈ ਹੈ। ਬੱਚਿਆਂ ਨੂੰ ਨੀਹਾਂ ਵਿਚ 
ਚਿਣ ਦਿੱਤਾ ਗਿਆ। ਨਿੱਕੀਆਂ ਜਿੰਦਾਂ ਜਪੁਜੀ ਦੇ ਪਾਠ 
ਉਚਾਰਦੀਆਂ ਚੜ੍ਹਦੀ ਕਲਾ ਦਾ ਦ੍ਰਿਸ਼ ਪੇਸ਼ ਕਰਦੀਆਂ 
ਰਹੀਆਂ। ਅੰਤ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। 
ਬੱਚੇ ਪੀਖਿਆ ਵਿਚ ਪਾਸ ਹੋਏ। ਮਾਤਾ ਗੁਜਰੀ ਜੀ ਵੀ 
ਬੱਚਿਆਂ ਤੋਂ` ਸੁਰਖਰੂ ਹੋ ਕੇ ਬ੍ਰਹਮਲੀਨ ਹੋ ਗਏ । 

ਗੁਰੁ ਜੀ ਨੇ ਸਾਰੀ ਵਾਰਤਾ ਸੁਣ ਕੇ ਇਕ ਬੁਟਾ 
ਪੁੱਟਿਆ ਤੇ ਫੁਰਮਾਨ ਕੀਤਾ, “ਹੁਣ ਮੁਗਲ ਰਾਜ ਦੀ ਜੜ੍ਹ 
ਮੁੱਟੀ ਗਈ ਹੈ। ਇਹ ਵਾਕ ਸੱਚੇ ਸਿੱਧ ਹੋਏ। ਗੁਰੁ ਪਾਤਸ਼ਾਹ 
ਦੇ ਸਿਰਜੇ ਖਾਲਸੇ ਨੇ ਸਦੀਆਂ ਤੋ ਲਿਤਾੜੇ, ਲੁੱਟੇ ਤੇ ਮਾਰੇ 
ਜਾ ਰਹੇ ਹਿੰਦੁਸਤਾਨ ਦੇ ਵਾਸੀਆਂ ਨੂੰ ਮੁਗਲ ਹਕੂਮਤ ਤੋਂ 
ਨਿਜਾਤ ਦਿਵਾਈ। ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ 
ਨਾਲ ਪੰਜਾਬ ਵਿਚ ਐਸੀ ਜਾਗਰਤੀ ਆਈ ਕਿ 
ਨਿਮਾਣੀ-ਨਿਤਾਣੀ ਜਨਤਾ ਗੁਰੂ ਕੇ ਅੰਮ੍ਰਿਤ ਦੀ ਦਾਤ ਲੈ 
ਕੇ ਮੁਗਲਾਂ ਨਾਲ ਜੂਝਣ ਵਾਲੇ ਜਥਿਆਂ ਵਿਚ ਸ਼ਾਮਲ ਹੋਣ 
ਲੱਗ ਗਈ ਅਤੇ ਕੁਝ ਸਾਲਾਂ ਵਿਚ ਹੀ ਮੁਗਲ ਹਕੂਮਤ 


“ਆਤਮ ਮਾਰਗ”, ਦਸੈਬਰ , 2002 


%। 5320੫ 18£[। 5।੧੬। .। ੬00) 


ਦੇ ਪੈਰ ਉਖੜ ਗਏ ਤੇ ਪੰਜਾਬ ਵਿਚ ਪੰਜਾਬੀਆਂ ਦਾ 
ਆਪਣਾ ਰਾਜ ਸਥਾਪਤ ਹੋ ਗਿਆ। ਅਸੀਂ ਬਾਰ-ਬਾਰ 


ਮਨੁੱਖਤਾ ਦੇ ਇਤਿਹਾਸ ਵਿਚ ਸਾਹਿਬਜ਼ਾਦਿਆਂ ਦੀ 
ਸ਼ਹਾਦਤ ਬੇਮਿਸਾਲ ਹੈ। 


੧3।10181151631)60£11131.੮0।੧) 


ਸਪਾਦਕੀ 


ਪ੍ਰਭਾ ਲੌਗਨ ਕਹ ਆਵਤ ਲਾਜਾ/ 

ਠੀਕਾ/ਰਿ ਫੋਰਿ ਦਿਲਨੈਸਿ ਸਿਰਿ, ਪ੍ਰਭ ਪੁਰ ਕੀਆ ਪਯਾਨ / 
ਤੇਗ ਬਹਾਦਰ ਸੰ ਜਿਆ, ਕਗੰ` ਨ ।ਕਿਨਹੂੰ` ਆਨ / 
ਤੇਗ ਬਹਾਦਰ ਕੇ ਚਲਤ, ਭਯੋ ਜਗਤ ਕੇ ਸੌਕ / 

ਹੈ ਹੈ ਹੈ ਸਭ ਜਗ ਭਲੋ, ਜੈ ਜੈ ਜੈ ਸੁਰ ਲੋਕ / 


%। 53੧0੫ 18£[। 5।੧੬। .। ੬00) 


ਹੋ 


ਡਾ. ਜਗਜੀਤ ਸਿੰਘ 
ਇਤਿਹਾਸ ਪੈਦਾ ਕੀਤਾ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ 
ਸਿੰਘ ਅਤੇ ਬਾਬਾ ਫਤਹਿ ਸਿੰਘ ਸਰਹੰਦ ਦੇ ਸੁਬੇ ਦੀ 
ਕਚਹਿਰੀ ਵਿਚ ਧਰਮ ਪ੍ਰਤੀ ਆਪਣੀ ਦ੍੍ਰਤਾ ਅਤੇ 
ਪ੍ਰਤੀਬੱਧਤਾ ਸਦਕਾ ਸਭਨਾਂ ਅਹਿਲਕਾਰਾਂ ਨੂੰ ਨਿਰੁੱਤਰ ਕਰਦੇ 
ਰਹੇ। ਅੰਦਰਲੇ ਪਾਪ, ਡਰ ਅਤੇ ਕਾਇਰਤਾ ਵੱਸ ਸੂਬਾ 


ਤੋਂ ਮੁਗਲ ਸਲਤਨਤ ਦੀ ਜੜ 
ਬਰੀਦੀਆਂ ਦੀਨ ਵਿਚ ਦੋਖ ਲਖ ਜੀ ਦੀ ਸਵਾ 
ਵਿਚ ਹਾਜ਼ਰ ਚਨ। 


ਪਰਮ ਸਤਿਕਾਰਯੋਗ ਰਤਵਾੜਾ ਸਾਹਿਬ ਦੇ 
ਮਹਾਂਪੁਰਸ਼ਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਚਾਰ ਦਿਨ ਦੇ 
ਮਹਾਨ ਗੁਰਮਤਿ ਸਮਾਗਮ 2 ਨਵੰਬਰ ਨੂੰ ਸੰਪੰਨ ਹੋਏ ਹਨ। 
ਇਨ੍ਹਾਂ ਸਮਾਗਮਾਂ ਵਿਚ ਦੇਸ ਪ੍ਰਦੇਸ ਤੋਂ ਲੱਖਾਂ ਪ੍ਰੇਮੀ ਵਹੀਰਾਂ 
ਘੱਤ ਕੇ, ਬਿਖੜੇ ਪੈਂਡੇ ਝਾਗ ਕੇ, ਗੁਰ ਪਿਆਰ ਵਿਚ ਜੁੜੇ 
ਅਤੇ ਪਿਆਰ ਦੇ ਸਾਗਰ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀਆਂ 
ਭੇਂਟ ਕੀਤੀਆਂ। ਮਹਾਨ ਵਿਦਵਾਨਾਂ, ਸੈਤਾਂ ਮਹਾਂਪੁਰਸ਼ਾਂ ਨੇ 
ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਗੁਰੂ ਜਸ ਗਾਇਨ 
ਕੀਤਾ। ਸਮੂੰਹ ਪ੍ਰਮੀਆਂ ਨੇ, ਮਿਸ਼ਨ ਦੇ ਸੇਵਕਾਂ, ਸਿੰਘਾਂ ਨੇ, 
ਮਹਾਂਪੁਰਸ਼ਾਂ ਦੇ ਪਰਿਵਾਰ ਨੇ, ਇਸ ਵਿਚ ਵੱਧ ਚੜ੍ਹ ਕੇ ਹਿੱਸਾ 
ਪਾਇਆ ਤੇ ਨਿਰਮਾਣ ਹੋ ਕੇ ਸੇਵਾ ਕੀਤੀ। ਇਸ ਦਾ ਕੁਝ 
ਵੇਰਵਾ ਲੇਖ “ਸੈਤ ਬਾਬਾ ਵਰਿਆਮ ਸਿੰਘ ਜੀ ਦੀ ਮਿੱਠੀ 
ਯਾਦ ਨੂੰ ਸਮਰਪਿਤ ਚਾਰ ਦਿਨ ਦੇ ਮਹਾਨ ਗੁਰਮਤਿ 
ਸਮਾਗਮ ਗੁਰੂ ਮਹਾਰਾਜ ਜੀ ਦੀ ਕ੍ਰਿਪਾ ਸਦਕਾ ਬੜੇ 
ਪਿਆਰ, ਸਤਿਕਾਰ ਤੇ ਸਫਲਤਾ ਨਾਲ ਸੈਪੰਨ ਹੋਏ” ਰਾਹੀਂ 
ਆਪ ਜੀ ਦੀ ਸੇਵਾ ਵਿਚ ਹਾਜ਼ਰ ਹੈ। ਮਹਾਂਪੁਰਸ਼ ਅਮਰ 
ਹਨ। ਉਨ੍ਹਾਂ ਦੇ ਕਾਰਜ ਮਹਾਨ ਅਤੇ ਅਦੁੱਤੀ ਹਨ। ਸਾਨੂੰ 
ਉਨ੍ਹਾਂ ਵਲੋਂ ਅਰੇਭੇ ਕਾਰਜਾਂ ਨੂੰ ਸੈਪੰਨ ਕਰਨ ਵਿਚ ਪੂਰੀ 
ਲਗਨ, ਮਿਹਨਤ ਤੇ ਤਨਦੇਹੀ ਨਾਲ ਕਾਰਜਸ਼ੀਲ ਹੋਣਾ 
ਚਟੀਜਾ ਹੋ। ਗਤਿਕਾਹਰਟ! ਬੀਜ” ਟੱ” ੪ਜੰਟਵਾਟ ਨਾਲ. 
ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ ਦੀ ਅਗਵਾਈ 
ਹੇਠ ਅਤੇ ਭਾਈ ਹਰਪਾਲ ਸਿੰਘ ਜੀ, ਸੀ ਮਾਨ ਜੀ ਅਤੇ 
ਹੋਰ ਸਮੂੰਹ ਸੈਗੀਆਂ ਸਾਥੀਆਂ ਦੇ ਸਹਿਯੋਗ ਨਾਲ ਗੁਰੂ 
ਮਹਾਰਾਜ ਦੇ ਭੈ ਵਿਚ ਰਹਿ ਕੇ ਪਰਸਪਰ ਪਿਆਰ ਤੇ 
ਸਦਭਾਵਨਾ ਨਾਲ ਸਭ ਕਾਰਜ ਸਫਲਤਾ ਸਹਿਤ ਸੈਪੰਨ ਹੋ 
ਰਹੇ ਹਨ। ਆਪ ਪਾਠਕਾਂ ਦੀ ਸੁਹਿਰਦਤਾ ਸਦਕਾ “ਆਤਮ 
ਮਾਰਗ” ਚੜ੍ਹਦੀ ਕਲਾ ਵਿਚ ਜਾ ਰਿਹਾ ਹੈ। ਵਾਹਿਗੁਰੂ, 
ਸਤਿਗੁਰ ਆਪ ਸਭ ਨੂੰ ਆਪਣਾ ਪਿਆਰ ਬਖਸ਼ਿਸ਼ ਕਰਨ। 
ਆਤਮ ਮਾਰਗ ਦੇ ਪੱਧਰ ਨੂੰ ਹੋਰ ਉਚੇਰਾ ਲਿਜਾਣ ਲਈ 
ਅਸੀਂ ਸਦਾ ਤਤਪਰ ਰਹਾਂਗੇ । 


“ਆਤਮ ਮਾਰਗ, ਦਸੈਬਰ, 2002 


੧3।10181151631)60£11131.੮0।੧) 


“ਆਤਮ ਮਾਰਗ”, ਦਸੈਬਰ , 2002 78 


%। 5320੫ 18£[। 5।੧੬। .। ੬00) ੧ਿ3।1013।1516।3।$6£111311.੦0।1 


